( 


ਰਾਸ਼ਟਰੀ ਜੀਵਨੀਆਂ ਦੀ ਲੜੀ 


ਤਾਂਤੀਆ =੫ 


ਇੰਦੂਮਤੀ ਸ਼ਿਊਰੇ 


ਅਨੁਵਾਦ 
ਡਾ: ਸਤਪਾਲ ਕੌਰ 


1989 (ਸ਼ੱਕ ਸੈਮਤ 1911) 

6 ਇੰਦੂਮੰਤੀ ਸ਼ਿਊਰੇ, 1973 

ਪੰਜਾਬੀ ਅਨ੍ਹਵਾਦ () ਨੈਸ਼ਨਲ ਬੂਕ ਟਰੱਸਟ, ਇੰਡੀਆਂ 

ਭ47₹4 ਭ070 (00661) __ 

ਮੁੱਲ : 15.00 

ਡਾਂਇਰੈਕਟਰ, ਨੈਸ਼ਨਲ ਬੁਕ ਟਰੱਸਟ, ਇੰਡੀਆ, ਏ-5, ਗਰੀਨ ਪਾਰੁਕ, 
ਨਵੀ ਦਿੱਲੀ-110016 ਵਲੋਂ' ਪ੍ਰਕਾਸ਼ਤ । _ 


1. ਬਹਾਦਰੀ ਦੀ ਅਨਮੋਲ ਕਹਾਣੀ 


1857 ਸੈਨ ਦੀ ਬਗਾਵਤ ਦੇ ਪ੍ਰਮੁੱਖ ਫ਼ੌਜੀ ਆਗੂਆਂ ਵਿਚੋਂ ਇਕ ਤਾਂਤੀਆ 
ਤੋਪੋ ਨੂੰ ਗਿਣਿਆ ਜਾਂਦਾ ਹੈ । ਇਕ ਸਮੇ ਉਹਨਾਂ ਦਾ ਨਾਂ ਕੋਈ ਨਹੀ” ਸੀ ਜਾਣਦਾ, 
ਪਰ 1857 ਦੀਆਂ ਨਾਟਕੀ-ਘਟਨਾਵਾਂ ਨੇ ਉਹਨਾਂ ਨੂੰ ਗੁੰਮਨਾਮੀ ਦੇ ਨਹੇਰੇ ਵਿਚੋ” 
ਕੱਢ ਕੇ ਪ੍ਰਸਿੱਧੀ ਦੀ ਬੁਲੈਦੀ ਤੇ ਪੁਚਾ ਦਿਤਾ । ਇਸ ਬਗਾਵਤ ਤੋ ਪਹਿਲਾਂ ਉਹ 
'ਬੇਦਰ' ਦੇ ਰਾਜਾ ਤੇ ਪੇਸ਼ਵਾ ਬਾਜ਼ੀਰਾਓ 11 ਦੇ ਸਭ ਤੋ ਵੱਡੇ ਪੁੱਤਰ ਨਾਨਾ 
ਸਾਹਿਬ ਦੇ ਦਰਬਾਰੀ ਸਨ । ਕਾਨ੍ਹਪੁਰ ਦੀ ਬਗਾਵਤ ਮਗਰੋਂ“ ਤਾਂਤੀਆ ਤਰੱਕੀ ਕਰਕੇ 
ਪੇਸਵਾ ਦੀ ਫ਼ੌਜ ਦੇ ਜਰਨੈਲ ਬਣ ਗਏ । ਉਹਨਾਂ ਦਾ ਨਾਮ ਸਿਰਫ਼ ਹਿੰਦੁਸਤਾਨ 
ਵਿਚ ਹੀ ਨਹੀ ਬਲਕਿ ਸਾਰੀ ਦੁਨੀਆਂ ਵਿਚ ਮਸ਼ਹੂਰ ਹੋ ਗਿਆ । ਉਹਨਾਂ ਦੇ 
ਮਿੱਤਰ ਅਤੇ ਦੁਸ਼ਮਨ ਉਹਨਾਂ ਦੀ ਬਹਾਦਰੀ ਦਾ ਲੋਹਾ ਮੰਨਦੇ ਸਨ । ਕਰਨਲ 
ਮਿਲੀਸਨ ਅਨੁਸਾਰ, 'ਉਹ ਇਸ ਬਗਾਵਤ ਦੀ ਲਹਿਰ ਦੇ ਇਕ ਪ੍ਰਤਿਭਾਸ਼ਾਲੀ ਕੌਮੀ 
ਆਗੂ ਸਨ ।'' ਸਰ ਜਾਰਜ ਫਾਰਸਟ ਨੇ ਉਸ ਨੂੰ ਇਕ, “ਕਾਬਿਲ ਅਤੇ ਯੋਂਗ ਆਗੂ'` 
ਸੰਨਿਆ ਹੈ । ਇਕ ਹੌਰ ਆਧੁਨਿਕ ਅੰਗ੍ਰੇਜ਼ੀ ਇਤਿਹਾਸਕਾਰ ਪਰਾਸੀ ਕਰਾਸ 
ਸਟੋੱ'ਡਿੰਗ . ਨੇ ਤਾਂਤੀਆ ਦੀ ਪ੍ਰਸ਼ੈਸਾ ਕਰਦਿਆਂ ਕਿਹਾ ਹੈ ਕਿ, 'ਉਹ ਇਸ ਬਗਾਵਤ 
ਦਾ ਪੈਦਾ ਕੀਤਾ ਹੋਇਆ ਇਕ ਮਹਾਨ ਸਪੂਤ ਸੀ ।'' ਉਸ ਨੇ ਤਾਂਤੀਆ ਨੂੰ ਦੁਨੀਆਂ 
ਦਾ ਮਹਾਨ ਗੁਰੀਲਾ ਆਗੂ ਵੀ ਕਿਹਾ ਹੈ । 

1857 ਦੇ ਦੋ ਮਹਾਨ ਆਗੂਆਂ ਰਾਣੀ-ਝਾਂਸੀ ਅਤੇ ਤਾਂਤੀਆ ਤੋਪੇ ਵਿਚੋਂ“ ਰਾਣੀ- 
ਝਾਸੀ ਨੂੰ ਜ਼ਿਆਦਾ ਪ੍ਰਸਿੱਧੀ ਹਾਸਿਲ ਹੋਈ ਪਰ ਤਾਂਤੀਆ ਤੋਂਪੇ ਦੇ ਕਾਰਨਾਮੇ ਅਤੇ 
ਸਫ਼ਲਤਾਵਾਂ ਰਾਣੀ ਝਾਂਸੀ ਤੋਂ` ਕਿਸੇ ਪੱਖੋ ਵੀ ਘੱਟ ਨਹੀ” ਸਨ । ਜਦਕਿ ਰਾਣੀ 
ਝਾਂਸੀ ਦਾ ਮੈਦਾਨ ਝਾਂਸੀ, ਕਾਲਪੀ, ਗਵਾਲੀਅਰ ਤੱਕ ਹੀ ਸੀ । ਕਾਨਪੁਰ ਤੋਂ” 
ਰਾਜਪੁਤਾਨਾ ਅਤੇ ਮੱਧ ਭਾਰਤ ਤੱਕ ਲੌਕ” ਤਾਂਤੀਆ ਦਾ ਲੋਹਾ ਮੰਨਦੇ ਸਨ । 
ਜਰਨੈਲ ਸਰ ਹਿਉ ਰੋਜ਼, ਜੋ ਮੱਧ ਭਾਰਤ ਵਿਚ ਅੰਗ੍ਰੇਜ਼ੀ ਫ਼ੌਜ ਦਾ ਕਮਾਂਡਰ ਸੀ, 
ਰਾਣੀ ਝਾਂਸੀ ਨੂੰ ਸਭ ਤੋ“ ਬਹਾਦਰ ਕਹਿ ਕੇ ਉਸ ਦੀ ਵਡਿਆਂਈ ਕਰਦਾ ਹੈ । 
ਉਸ ਨੇ ਆਪਣੇ ਇਕ ਖਤ, ਜੌ ਉਸ ਨੇ ਮੇਜਰ ਮੋਡ ਦੇ ਨਾਮ ਲਿਖਿਆ ਸੀ, ਵਿਚ 


2 ਤਾਂਤੀਆ ਤੋਪੇ 


ਤਾਂਤੀਆ ਨੂੰ ਬਹਾਦਰ ਅਤੇ ਪੱਕੇ ਇਰਾਦਿਆਂ ਵਾਲ਼ਾ ਇਨਸਾਨ ਮੰਨਿਆਂ ਸੀ । 
ਉਸ ਦੀਆਂ ਹੋਰ ਪ੍ਰਤਿਭਾਵਾਂ ਵੀ ਧਿਆਨ ਦੇਣ ਯੋਗ ਹਨ । ਸੁਤੋਤਰਤਾ ਸੰਨਾਨੀਆਂ 
ਵਿਚੋਂ” ਤਾਂਤੀਆਂ ਹੀ ਇਕੱਲੋਂ ਐਸੇ ਇਨਸਾਨ ਸਨ, ਜਿਹਨਾਂ ਨੇ ਅੰਗ੍ਰੇਜੀ ਸਰਕਾਰ ਦੀ 
ਨੀਂਹ ਹਿਲਾ ਕੇ ਰੱਖ ਦਿਤੀ, ਉਹ ਇਸ ਵਾਸਤੇ ਕਾਫ਼ੀ ਦੇਰ ਤੱਕ ਲੜਢੇ ਰਹੇ । 
ਜਦ ਅੰਗ੍ਰੇਜੀ ਫ਼ੌਜੀ ਤਾਕਤ ਦੇ ਸਾਹਮਣੇ ਤਾਂਤੀਆ ਦੇ ਸਾਥੀ ਨਾ ਟਿੱਕ ਸਕੇ ਤੇ ਇਕ 
ਇਕ ਕਰਕੇ ਚਲੋ ਗਏ ਤਦ ਵੀ ਤਾਂਤੀਆ ਨੇ ਆਪਣਾ ਝੌਡਾ ਉੱਚਾ ਰਖਿਆਂ । 
ਫਿਰ ਤਾਂਤੀਆ ਨੌ ਮਹੀਨੇ ਤੱਕ ਗਾਇਬ ਰਹੇਂ । ਅੱਧੀ ਦਰਜਨ ਤੋਂ ਵੀ ਜ਼ਿਆਦਾ 
ਬਰਤਾਨਵੀ ਕਮਾਂਡਰ ਉਹਨਾਂ ਨੂੰ ਲੱਭਦੇ ਰਹੇਂ ਪਰ ਉਹ ਹਮੇਸ਼ਾਂ ਬਚਦੇ ਰਹੇਂ । 
ਆਖਿਰਕਾਰ ਸਰਕਾਰ ਨੇ ਉਹਨਾਂ ਨੂੰ ਮੱਕਾਰੀ ਅਤੇ ਧੋਖੋ ਨਾਲ ਗ੍ਰਿਫਤਾਰ 
ਕਰ ਲਿਆ । 

ਇਸ ਮਹਾਨ ਦੋਸ਼-ਭਗਤ ਦੇ ਕਾਰਨਾਮੇ ਇਤਿਹਾਸ ਦੇ ਪੰਨਿਆਂ ਵਿਚ ਮਿਲਦੇ 
ਹਨ । ਉਸ ਦੀਆਂ ਬਹਦਰੀ ਦੀਆਂ ਕਹਾਣੀਆਂ ਮਨਮੋਹਕ ਅਤੇ ਪ੍ਰੇਰਨਾਦਾਇਕ ਹਨ । 


2. ਗੁੰਮਨਾਮੀ ਤੋਂ' ਪ੍ਰਸਿੱਧੀ ਤੱਕ 


ਜ਼ਿੰਦਗੀ ਦੀ ਸ਼ੁਰੂਆਤ : 


ਤਾਂਤੀਆ ਤੌਪੇ ਦੀ ਸ਼ੁਰੂ ਦੀ ਜਿੰਦਗੀ ਬਾਰੇ ਜਿਆਦਾ ਕੁਝ ਨਹੀ" ਕਿਹਾ ਜਾ 
ਸਕਦਾ । ਪਰ ਫਿਰ ਵੀ 1862 ਈਸਵੀ ਦੀ ਗ੍ਰਿਫ਼ਤਾਰੀ ਮਗਰੋ" ਜੋ ਬਿਆਨ 
ਤਾਂਤੀਆ ਅਤੇ ਉਸ ਦੇ ਮਤਰੇਏ ਭਰਾ ਰਾਮਰ੍ਰਿਸ਼ਨ ਤਪੇ ਨੇ ਬੜੋਦਾ ਦੇ ਸਹਾਇਕ 
ਰੈਜ਼ੀਡੈ'ਟ ਦੇ ਸਾਹਮਣੇ ਦਿਤੇ ਸਨ, ਉਹਨਾਂ ਤੋਂ” ਥੋੜ੍ਹੀਆਂ ਜਿਹੀਆਂ ਗੱਲਾਂ ਦਾ 
ਪਤਾ ਚਲਦਾ ਹੈ । 

ਤਾਂਤੀਆ ਦਾ ਅਸਲੀ ਨਾਮ ਰਾਮਚੈਦਰ ਪਾਂਡੂਰੈਗ ਯੋਵਾਲੋਕਰ ਉਰਫ਼ 'ਤਾਂਤੀਆ' 
ਸੀ ਤੇ ਉਹਨਾਂ ਨੂੰ ਪਿਆਰ ਨਾਲ 'ਤੋਪੇ' ਕਿਹਾ ਜਾਂਦਾ ਸੀ ਤੇ ਇਹੀ ਨਾਂ ਉਹਨਾਂ ਦੇ 
ਨਾਂ ਦਾ ਹਿੱਸਾ ਬਣ ਗਿਆ । ਉਹਨਾਂ ਦਾ ਖ਼ਾਨਦਾਨ ਪਟੋਦਾ ਜ਼ਿਲੇ ਦੇ ਇਕ ਛੋਟੇ 
ਜਿਹੇ ਪਿੰਡ (ਨਾਸਿਕ ਦੇ ਨੇੜੇ) ਯੇਵਾਲੀ ਵਿਚ ਸੀ, ਜਿਸ ਦਾ ਨਾੰ ਬਾਅਦ 
ਵਿਚ 'ਯੋਵਾਲਕਰ' ਪੈ ਗਿਆ । ਤਾਂਤੀਆ ਤੋਪੋ ਨੇ 1859 ਈਸਵੀ ਵਿਚ ਆਪਣੇ 
ਇਕ ਬਿਆਨ ਵਿਚ ਆਪਣੀ ਉਮਰ 45 ਸਾਲ ਦਸੀ ਹੈ ਤੇ ਇਸ ਅਨੁਸਾਰ ਉਹਨਾਂ 
ਦਾ ਜਨਮ 1813/1814 ਈਸਵੀ ਦਾ ਮੰਨਿਆ ਜਾਂਦਾ ਹੈ । ਉਹਨਾਂ ਦੇ ਪਿਤਾ 
ਦੋਸ਼ਾਸਥ ਬ੍ਰਾਹਮਣ ਸਨ ਅਤੇ ਖ਼ਾਨਦਾਨ ਦੀ ਰੀਤ ਅਨੁਸਾਰ ਪੜ੍ਹੇ ਲਿਖੋ ਸਨ । ਉਹ 
ਆਪਣੇ ਇਕ ਬਹਾਦਰ ਦਰਬਾਰੀ ਤਰੀਮਬਾਕਜ਼ੀ ਡੌਗਾਲੇਂ ਦੀ ਸਹਾਇਤਾ ਨਾਲ 
ਨੌਕਰੀ ਲਈ ਪੂਨਾ ਪੁੱਜੇ, ਜੋ ਉਸ ਵੇਲੇ ਪੇਸ਼ਵਾ ਦੀ ਰਾਜਧਾਨੀ ਸੀ । ਡੈ'ਗਾਲੋ ਨੇ 
ਹੀ ਪੈਸ਼ਵਾ ਬਾਜੀਰਾਓ ਭ1 ਨਾਲ ਉਹਨਾਂ ਦੀ ਜਾਣ ਪਛਾਣ ਕਰਾਈ । ਪੌਸ਼ਵਾ ਨੇ 
ਉਹਨਾਂ ਨੂੰ ਮਹਿਲ ਦੋ ਪੁਜਾਰੀ ਦੀ ਹੈਸੀਅਤ ਵਿਚ ਨੌਕਰ ਰਖ ਲਿਆ । ਉਹ 
ਆਪਣੀ ਇਮਾਨਦਾਰੀ ਦੇ ਬਲ 'ਤੇ ਤਰੱਕੀ ਕਰਦੇ ਹੋਏ ਪੇਸ਼ਵਾ ਦੇ ਧਾਰਮਿਕ ਅਤੇ 


1. “ਸੋਰਸ ਮੈਟੀਰੀਅਲ ਫਾਰ ਦੀ ਹਿਸਟਰੀ ਆਫ਼ ਦੀ ਫਰੀਡਮ ਮੂਵਮੈਂਟ ਇਨ 
ਇੰਡੀਆ, ਗੌਰਮਿੰਟ ਆਫ਼ ਬੇਬੇ, ਭਾਗ 1, ਪੰਨਾ 235. 


4 ਤਾਂਤੀਆ ਤੋਪ 


ਘਰੇਲੂ ਇੰਚਾਰਜ ਬਣ ਗਏ । 

ਤਾਂਤੀਆ ਦੀ ਉਮਰ ਹਾਲੇਂ ਕੋਈ ਚਾਰ ਕੁ ਸਾਲ ਦੀ ਹੀ ਹੋਵੇਗੀ ਕਿ 1818 
ਈਸਵੀ ਵਿਚ ਬੀਸਾਈਨ ਦੀ ਲੜਾਈ ਵਿਚ ਪੇਸ਼ਵਾ ਨੂੰ ਅੰਗ੍ਰੇਜਾਂ ਕੋਲੋ ਹਾਰ ਹੋਈ 
ਤੇ ਰਾਜ਼ ਉਹਨਾਂ ਹੱਥੋਂ” ਖੁੱਸ ਗਿਆ । ਅੰਗ੍ਰੇਜ਼ਾਂ ਨੇ ਉਹਨਾਂ ਦੀ ਅੱਠ ਲੱਖ ਰੁਪਏ 
ਪੈਨਸ਼ਨ ਲਗਾ ਕੇ, ਰਾਜਧਾਨੀ ਤੋ ਬਹੁਤ ਦੂਰ, ਕਾਨਪੁਰ ਤੋ 12 ਮੀਲ ਦੇ ਫ਼ਾਸਲੇ 
ਤੇ ਗੈਗਾ ਦੇ ਕਿਨਾਰੇ ਇਕ ਛੋਟੇ ਜਿਹੇ ਖੂਬਸੂਰਤ ਕਸਬੇ 'ਬੇਦਰ' ਭੇਜ ਦਿਤਾ ਤਾਂ ਜੋ 
ਉਹ ਆਪਣੇ ਹਾਰੇ ਹੋਏ ਰਾਜ ਨੂੰ ਦੁਬਾਰਾ ਹਾਸਿਲ ਕਰਨ ਲਈ ਕਦਮ ਨਾ ਚੁੱਕ 
ਸਕਣ । ਬਾਜੀਰਾਓ ਨੇ ਉਥੇ ਇਕ ਛੋਟਾ ਜਿਹਾ ਖ਼ੂਬਸੂਰਤ ਮਹਿਲ ਬਣਵਾਇਆ ਅਤੇ 
ਜ਼ਿਆਦਾ ਸਮਾਂ ਪੂਜਾ-ਪਾਠ ਵਿਚ ਬਿਤਾਉਣ ਲਗ ਪਏ । ਤਾਤੀਆ ਦਾ ਪਰਿਵਾਰ 
ਵੀ ਪੌਸ਼ਵਾ ਕੋਲ ਇਥੇ ਹੀ ਆ ਗਿਆ । 


ਬਚਪਨ ਦੇ ਸਾਥੀ : 

ਤਾਂਤੀਆ ਬਹਾਦਰ ਅਤੇ ਹਿੰਮਤੀ ਨੌਜਵਾਨ ਸਨ । ਉਹਨਾਂ ਨੇ ਆਪਣੀ ਉਮਰ 
ਦਾ ਜ਼ਿਆਦਾ ਸਮਾਂ ਬਾਜੀਰਾਓ ਦੇ ਗੋਦ ਲਏ ਪੁੱਤਰ ਨਾਨਾ ਸਾਹਿਬ, ਬਾਲਾ ਸਾਹਿਥ, 
ਬਾਬਾ ਭੱਟ ਨਾਲ ਬਿਤਾਇਆ । ਇਹ ਕਿਹਾ ਜਾਂਦਾ ਹੈ ਕਿ ਨਾਨਾਂ ਸਾਹਿਬ ਅਤੇ 
ਉਸ ਦੇ ਭਰਾ, ਰਾਣੀ ਝਾਂਸੀ ਅਤੇ ਤਾਤੀਆ ਤੋਂਪੋ, ਜੋ ਬਾਅਦ ਵਿਚ ਬਗਾਵਤ ਕਰਨ 
ਵਾਲਿਆਂ 'ਚੋਂ” ਪ੍ਰਮੁੱਖ ਰੂਪ ਵਿਚ ਉੱਭਰ ਕੇ ਸਾਹਮਣੇ ਆਏ ਸਨ ? ਬਚਪਨ ਵਿਚ 
ਜੈਗੀ-ਖੇਡਾਂ ਖੇਡਿਆ ਕਰਦੇ ਸਨ ਅਤੇ ਮਰਹੱਠਿਆਂ ਦੀਆਂ ਬਹਾਦਰੀ ਦੀਆ 
ਕਹਾਣੀਆਂ ਪੜ੍ਹਿਆ ਕਰਦੇ ਸਨ । ਇਹਨਾਂ ਹੀ ਕਹਾਣੀਆਂ ਤੋ" ਉਹਨਾ ਨੂੰ 
ਬਗਾਵਤ ਕਰਨ ਦੀ ਪ੍ਰੈਰਣਾ ਮਿਲੀ ਸੀ । ਕਈ ਇਤਿਹਾਸਕਾਰ ਇਸ ਗੱਲ ਨੂੰ 
'ਅਪ੍ਰਮਾਣਿਕ` ਮੰਨਦੇ ਹਨ ਪਰ ਇਸ ਸੱਚਾਈ ਤੋ ਇਨਕਾਰ ਨਹੀ” ਕੀਤਾ ਜਾ ਸਕਦਾ 
ਕਿ ਪੇਸ਼ਵਾ ਦੇ ਖ਼ਾਨਦਾਨ ਨਾਲ ਉਹਨਾਂ ਸਾਰਿਆਂ ਦਾ ਬਹੁਤ ਨੇੜੇ ਦਾ ਰਿਸ਼ਤਾ ਸੀ । 
ਉਮਰ ਅਤੇ ਹੈਸੀਅਤ ਦੇ ਫ਼ਰਕ .ਦੇ ਬਾਵਜੂਦ ਉਹ ਇਕ ਦੂਜੇ ਨੂੰ ਮਿਲਦੇ ਰਹਿੰਦੇ 
ਸਨ ਪਰ ਆਪਣੇਂ ਹਾਰੇ ਹੋਏ ਰਾਜਪਾਟ ਦੀ ਯਾਦ ਉਹਨਾਂ ਦੇ ਦਿਲਾਂ ਵਿਚੋ ਹਾਲੇ 
ਨਹੀ” ਸੀ ਗਈ । ਨਾਨਾ ਸਾਹਿਬ ਅਤੇਂ ਉਸ ਦੇ ਭਰਾਵਾਂ ਦੇ ਦਿਲਾਂ ਵਿਚ ਹਾਰੇ 
ਹੋਏ ਰਾਜਪਾਟ ਨੂੰ ਦੁਬਾਰਾ ਹਾਸਿਲ ਕਰਨ ਅਤੇ ਅੰਗ੍ਰੇਜ਼ਾਂ ਤੋਂ ਬਦਲਾ ਲੈਣ ਦੀ 
ਭਾਵਨਾ ਜ਼ਰੂਰ ਉੱਸਲਵਟੇ ਲੰ'ਦੀ ਹੋਵੇਗੀ । 

ਤਾਂਤੀਆ ਨੂੰ ਜੈਗੀ-ਸਿਖਿਆ ਤਾਂ ਦਿਤੀ ਗਈ ਸੀ ਪਰ ਜੋਗੀ ਤਜ਼ਰਬਾ ਉਸ ਨੂੰ 
ਬਿਲਕੁਲ ਵੀ ਨਹੀ' ਸੀ । ਉਸ ਵਲੋਂ ਦੀ ਰੀਤ ਅਨੁਸਾਰ ਪੋਸ਼ਵਾ ਨੇ ਆਪਣੇ 
ਪੁੱਤਰਾਂ ਦੇ ਨਾਲ ਤਾਂਤੀਆ ਨੂੰ ਵੀ ਫ਼ੌਜੀ ਸਿਖਿਆ ਦਿਲਵਾਈ ਪਰ ਸਿਰਫ਼ ਨੇਜ਼ੇਬਾਜੀ 
ਅਤੇ ਨਿਸ਼ਾਨੇਬਾਜੀ ਦੀ ਸਿਖਿਆ ਹੀ ਉਸ ਜੈਗ ਲਈ ਕਾਫ਼ੀ ਨਹੀ ਸੀ । ਇਓ” 
ਜਾਪਦਾ ਹੈ ਕਿ ਮਰਹੱਠਿਆਂ ਵਰਗੀ ਗੁਰੀਲਾ ਜੰਗ ਕਰਨ ਦੀ ਸਿਖਿਆ ਉਹਨਾਂ ਨੂੰ 


1. ਡਾਕਟਰ ਸੁਰਿੰਦਰ ਨਾਥ ਸੇਨ; 'ਏਟੀ'ਥ ਫਿਫਟੀ--ਸੈਵਨ', ਪੰਨਾ 220. 


ਗੁੰਮਨਾਮੀ ਤੋਂ” ਪ੍ਰਸਿੱਧੀ ਤੱਕ ਰੈ 


ਕੁਦਰਤੀ ਹੀ ਮਿਲੀ ਸੀ । ਇਸ ਦਾ ਸਬੂਤ ਉਹਨਾਂ ਦਾ ਅੰਗਰੇਜ਼ ਜਰਨੈਲਾਂ ਹੱਥੋਂ” 
ਗ੍ਰਿਫ਼ਤਾਰ ਹੋਣੋ` ਬਚਦੇ ਰਹਿਣ ਦੀਆਂ ਘਟਨਾਵਾਂ ਵਿਚ ਵੇਖਿਆ ਜਾ ਸਕਦਾ ਹੈ । 
ਰਾਮਕ੍ਰਿਸ਼ਨ ਤੋਪ ਦੇ ਬਿਆਨ ਅਨੁਸਾਰ ਤਾਂਤੀਆ ਆਪਣੇ ਬਾਰਾਂ ਭੈਣਾਂ-ਭਰਾਵਾਂ 
ਵਿਚੋ” ਦੂਜੇ ਨੰਬਰ ਤੋਂ ਸਨੋ । ਤਾਂਤੀਆ ਦੇ ਸਤ ਭਰਾ ਸਨ, ਜਿਹਨਾਂ ਵਿਚ ਇਕ ਸੱਕਾ 
ਅਤੇ ਛੇ ਮਤਰੇਂਏ ਭਰਾ ਅਤੇ ਚਾਰ ਭੈਣਾਂ ਸਨ । ਇਹਨਾਂ ਦਾ ਸਮੂਹਕ ਪਰਿਵਾਰ ਸੀ 
ਪਰ ਤਾਤੀਆ ਆਪਣੀ ਪਤਨੀ ਅਤੇ ਪੁੱਤਰ ਨਾਲ ਪਰਿਵਾਰ ਤੋ ਵੱਖ ਰਹਿੰਦੇ ਸਨ 1 


ਇਕ ਮਹਾਨ ਸ਼ਖ਼ਸੀਅਤ : 

ਤਾਂਤੀਆ ਜ਼ਿਆਦਾ ਸ਼੍ਹਬਸੂਰਤ ਤਾਂ ਨਹੀ” ਸਨ ਪਰ ਇਕ ਵੱਖਰੀ ਸਖ਼ਸੀਅਤ ਦੇ 
ਮਾਲਕ ਜ਼ਰੂਰ ਸਨ । ਜਾਨ ਲੰਗ, ਜਿਸ ਨੇ ਉਹਨਾਂ ਨੂੰ 'ਬੇਂਦਰ' ਵਿਚ ਵੇਖਿਆ 
ਸੀ, ਉਹਨਾ ਦੀ ਸ਼ਕਲ-ਸੂਰਤ ਤੋਂ` ਜ਼ਰਾ ਵੀ ਪ੍ਰਭਾਵਿਤ ਨਹੀ' ਹੋਏ ਸਨ । ਤਾਂਤੀਆ 
ਬਾਰੇ ਉਹ ਦਸਦੇ ਹਨ, “ਉਹਨਾਂ ਦਾ ਕੱਦ ਦਰਮਿਆਨਾਂ ਸੀ ਤਕਰੀਬਨ ਪੰਜ ਫੁੱਟ 
ਅੱਠ ਇੰਚ । ਜਿਸਮ _ਇਕਹਿਰਾ ਅਤੇ ਤੀਰ ਵਾਂਗ ਸਿੱਧਾ ਸੀ । ਉਹ ਦੇਖਣ ਨੂੰ 
ਜ਼ਿਆਦਾ ਸੋਹਣੇ ਨਹੀ ਸਨ ਲਗਦੇ । ਉਹਨਾਂ ਦਾ ਮੱਥਾ ਤੇਗ, ਨੱਕ ਚਪਟੀ ਅਤੇ 
ਨਥੂਨਿਆਂ ਲਾਗਿਓ” ਫੈਲੀ ਹੋਈ _ਦੋਦ ਛਿਦਰੋ ਅਤੇ ਬੇਂਢੋਗੇ ਸਨ । ਏਸ਼ੀਆ ਦੇ 
ਲੋਕਾਂ ਵਾਂਗ ਉਹਨਾਂ ਦੀਆਂ ਅੱਖਾਂ ਵਿਚੋ ਚਤੁਰਾਈ ਜ਼ਾਹਿਰ ਹੈਦੀ ਸੀ । ਉਹਨਾਂ ਵਿਚ 
ਮੈਨੂੰ ਕੋਈ ਖਾਸ ਯੋਗਤਾ ਨਜ਼ਰ ਨਹੀ” ਸੀ ਆਈ ।'3 

'ਬਬਈ ਟਾਈਮਜ਼' ਦੇ ਪ੍ਰਤੀਨਿਧੀ, ਜੋ ਤਾਂਤੀਆ ਦੀ ਗ੍ਰਿਫਤਾਰੀ ਮਗਰੋ” 
ਉਹਨਾਂ ਨੂੰ ਮਿਲੋ ਸਨ, ਅਖ਼ਬਾਰ ਦੇ 18 ਅਪ੍ਰੈਲ 1859 ਦੇ ਅੰਕ ਵਿਚ ਲਿਖਦੇ ਹਨ 
ਕਿ ਤਾਂਤੀਆ “ਨਾ ਜ਼ਿਆਦਾ ਖੂਬਸੂਰਤ ਹਨ ਅਤੇ ਨਾ ਹੀ ਬਦਸੂਰਤ ਪਰ ਉਹ 
ਬਹੁਤ ਸਮਝਦਾਰ ਅਤੇ ਹੁਸਿਆਰ ਇਨਸਾਨ ਹਨ । ਉਹ ਸੁਭਾਅ ਪੱਖੋਂ ਬਹੁਤ ਹੀ 
ਸ਼ਾਂਤ ਹਨ... ,.,ਉਹਨਾਂ ਦੀ ਸਿਹਤ ਵਧੀਆ ਅਤੇ ਕੱਦ ਦਰਮਿਆਨਾ ਹੈ ।' 

ਤਾਂਤੀਆ ਦੀ ਸ਼ਖ਼ਸੀਅਤ ਬਾਰੇ ਜੋ ਦੂਜੇ ਬਿਆਨ ਸਾਂਡੇ ਤੱਕ ਪੁੱਜਦੇ ਹਨ, 
ਉਹਨਾਂ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਤਾਂਤੀਆ ਦੀਆਂ ਭਵਾਂ ਬਰੀਕ 
ਅਤੇ ਤਿੱਖੀਆਂ ਸਨ । ਗਲ੍ਹਾਂ ਦੀਆੰ ਹੱਡੀਆਂ ਉਭਰੀਆਂ ਹੋਈਆਂ ਸਨ, ਜਬਾੜੇ ਚੌੜੋ 
ਅਤੇ ਮਜਬੂਤ ਸਨ, ਜੋ ਉਹਨਾਂ ਦੇ ਮਜਬੂਤ ਇਰਾਦਿਆਂ ਦਾ ਪਤਾ ਦਿੰਦੇ ਸਨ । 
ਉਹਨਾਂ ਦੇ ਵਾਲ ਲੈਬੋਂ ਅਤੇ ਮੁੱਛਾਂ ਸੈਘਣੀਆਂ ਸਨ । ਉਹ ਮਰਾਠੀ, ਉਰਦੂ ਅਤੇ 
ਗੁਜਰਾਤੀ ਭਾਸ਼ਾਵਾਂ ਚੈਗੀ ਤਰ੍ਹਾਂ ਜਾਣਦੇ ਸਨ ਅਤੇ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ 
ਉਹ ਰਵਾਨੀ ਨਾਲ ਬੋਲ ਵੀ ਸਕਦੇ ਸਨ 1 ਅੰਗ੍ਰੱਜ਼ੀ ਉਹਨਾਂ ਨੂੰ ਸਿਰਫ ਏਨੀ ਹੀ 


1. ਉਹੀ; ਪੰਨਾ 231. 
2. ਜੇ. ਲੰਗ; “ਵਾਂਡ ਰਿੰਗਜ਼ ਇਨ ਇੰਡੀਆ ਐੱਡ ਅਦਰ ਸਕੈਚਿਜ਼ ਆਫ਼ ਲਾਈਫ਼ 
ਇਨ ਹਿੰਦੁਸਤਾਨ”; ਪੰਨਾ 410-11. 


6 ਤਾਂਤੀਆ ਤੋਪੇਂ 


ਆਉਦੀ ਸੀ ਕਿ ਉਹ ਇਸ ਵਿਚ ਸਿਰਫ਼ ਦਸਖ਼ਤ ਹੀ ਕਰ ਸਕਦੇ ਸਨ । ਉਹ 
ਰੁੱਕ-ਰੱਕ ਕੇ ਨਪੇ-ਤੁਲੇ ਅੰਦਾਜ਼ ਵਿਚ ਗੱਲਬਾਤ ਕਰਦੇ ਸਨ । ਉਹਨਾਂ ਦੀਆਂ 
ਗੱਲਾਂ ਵਿਚ ਅਸਰ ਹੁੰਦਾ ਸੀ ਅਤੇ ਉਹ ਆਪਣੀ ਬਹਿਸ ਸਦਕਾ ਸਾਹਮਣੇ 
ਵਾਲਿਆਂ ਨੂੰ ਮੋਹ ਲੈੱਦੇ ਸਨ । ਇਹ ਸੱਚ ਹੈ ਕਿ ਉਹਨਾ ਨੇ ਬਹੁਤ ਸਾਰੇ ਫ਼ੌਜੀਆਂ ਨੂੰ 
ਬਹਿਸ ਸਦਕਾ ਆਪਣੇ ਨਾਲ ਮਿਲਾ ਵੀ ਲਿਆ ਸੀ । ਇਹੀ ਗੱਲ ਹੀ ਉਹਨਾਂ ਦੀ 
ਜਾਦੂ-ਬਿਆਨੀ ਦਾ ਸਬੂਤ ਮੰਨੀ ਜਾ ਸਕਦੀ ਹੈ । 

ਬੇਚੈਨ ਰੂਹ : 

ਤਾਂਤੀਆ ਦੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਲਈ ਅਤੇ ਆਪਣੀ ਸ਼ਖਸੀਅਤ ਦਾ 
ਇਜ਼ਹਾਰ ਕਰਨ ਲਈ 'ਬੇਦਰ' ਬਹੁਤ ਤੇਗ ਜਗ੍ਹਾ ਸੀ । ਉਹ ਉਥੇ ਬੇਚੈਨੀ ਜਿਹੀ 
ਮਹਿਸੂਸ ਕਰਦੇ ਸਨ । ਇਸੇ ਕਰਕੇ ਉਹਨਾਂ ਨੇ ਕਾਨਪੁਰ ਜਾ ਕੇ ਈਸਟ “ਇੰਡੀਆ 
ਕੈਪਨੀ ਵਿਚ ਨੌਕਰੀ ਕਰ ਲਈ । ਪਰ ਉਥੇ ਵੀ ਉਹਨਾਂ ਨੂੰ ਨਿਰਾਸ਼ਾ ਹੋਈ ਅਤੇ 
ਉਹ ਛੇਤੀ ਹੀ 'ਬੇਦਰ' ਵਾਪਸ ਪਰਤ ਆਏ । ਕੁਝ ਚਿਰ ਉਹਨਾਂ ਨੇ ਰੁਪਿਆ ਸੂਦ 
ਚੁੱਕ ਕੇ ਕੈਮ ਵੀ ਸ਼ੁਰੂ ਕੀਤਾ ਪਰ ਇਹ ਕੌਮ ਵੀ ਉਹਨਾਂ ਨੂੰ ਰਾਸ ਨਾ ਆਇਆ । 
ਤਾਂਤੀਆ ਦੇ ਪਿਤਾ ਪੋਸ਼ਵਾ ਦੇ ਘਰੇਲ੍ਹ ਮਹਿਕਮੇ ਵਿਚ ਇੰਚਾਰਜ ਰਹਿ ਚੁੱਕੇ ਸਨ 
ਇਸ ਲਈ ਤਾਂਤੀਆ ਨੂੰ ਇਸ ਮਹਿਕਮੇ ਵਿਚ ਮੁਨਸ਼ੀ ਦੀ ਜਗ੍ਹਾ ਆਸਾਨੀ ਨਾਲ 
ਮਿਲ ਗਈ । ਪਰ ਉਹ ਇਸ ਤੋਂ` ਵੀ ਸੋਤੁਸ਼ਟ ਨਾਂ ਹੋਏ । 

ਉਹਨਾਂ ਦਾ ਨਾਮ ਤੋਪੇ ਕਿੰਝ ਪਿਆ, ਇਸ ਪਿੱਛੇ ਇਕ ਘਟਨਾ ਦਸੀ ਜਾਂਦੀ ਹੈ । 
ਪੇਸ਼ਵਾ ਨੇ ਆਪਣੇ ਨੌਜਵਾਨ ਮੁਨਸ਼ੀ ਤਾਂਤੀਆ ਦਾ ਕੈਮ ਅਤੇ ਚਰਿੱਤਰ ਦੇਖਦੇ ਹੋਏ 
ਇਕ ਖਾਸ ਦਰਬਾਰ ਲਗਾਇਆ (ਤਾਂਤੀਆ ਨੇ ਪੇਸ਼ਵਾ ਦੇ ਇਕ ਮੁਲਾਜ਼ਿਮ ਦੀਆੰ 
ਚੜੁਰਾਈਆਂ ਨੂੰ ਪੇਸ਼ਵਾ ਦੇ ਸਾਹਮਣੇ ਪੇਸ਼ ਕੀਤਾ ਸੀ) ਤਾਂਤੀਆ ਨੂੰ ਦਰਬਾਰ ਵਿਚ 
ਬਹੁਤ ਸੁਹਣੀ ਟੋਪੀ ਪਹਿਨਾਈ ਗਈ, ਜਿਸ ਵਿਚ ਨੌ ਹੀਰੇ ਜੜੇ ਹੋਏ ਸਨ । 
ਜਿਸ ਵੇਲੋਂ ਟੋਪੀ ਪਹਿਨਾਈ ਜਾ ਰਹੀ ਸੀ, ਮੌਜੂਦ ਦਰਬਾਰੀ 'ਤਾਂਤੀਆ ਟੋਪੀ' ਦਾ 
ਨਾਰ੍ਹਾ ਲਗਾ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਸਨ । 

1851 ਵਿਚ ਪੇਸ਼ਵਾ ਦੀ ਮੰਤ ਮਗਰੋ' ਜਦ ਨਾਨਾ ਸਾਹਿਬ 'ਬੋਦਰ' ਦੇ ਰਾਜਾ 
ਬਣੇ ਤਾਂ ਉਸ ਨੇ ਤਾਂਤੀਆ ਨੂੰ ਆਪਣੇ ਮੁਨਸ਼ੀਆ ਦਾ ਇੰਚਾਰਜ ਬਣਾ ਦਿਤਾ । 
ਦੋਹਾਂ ਦੇ ਮਿਲਦੇ-ਜੁਲਦੇ ਖਿਆਲਾਂ ਨੇ ਉਹਨਾਂ ਨੂੰ ਇਕ ਦੂਜੇ ਦੇ ਬਹੁਤ ਨੇੜੇ ਕਰ 
ਦਿਤਾ ਤੇ ਛੱਤੀ ਹੀ ਉਹ ਨਾਨਾ ਦੇ ਮੁਸਾਹਿਬ (ਸਾਥੀ) ਵਜੋਂ ਜਾਣੋਂ ਜਾਣ ਲਗੇ । 
ਉਸ ਵੇਲੇ ਕਿਸ ਨੂੰ ਪਤਾ ਸੀ ਕਿ ਕੁਦਰਤ ਨੇ ਉਸ ਮਾਮੂਲੀ ਸ਼ਕਲ-ਸੂਰਤ ਵਾਲੇ 
ਇਨਸਾਨ ਨੂੰ ਆਉਣ ਵਾਲੇ ਤਬਦੀਲੀਆਂ ਦੇ ਦੌਰ ਵਿਚ ਇਕ ਐਸੀ ਭੂਮਿਕਾ ਪੌਸ 
ਕਰਨ ਲਈ ਚੁਣਨਾ ਸੀ, ਜਿਸ ਨੇ ਬਰਤਾਨਵੀ ਰਾਜ ਦੀਆਂ ਨੀਹਾਂ ਹਿਲਾ ਦੇਣੀਆਂ 
ਸਨ । ਜਿਸ ਦਾ ਨਾ ਭਾਰਤ ਦੇ ਇਤਿਹਾਸ ਦੇ ਪੰਨਿਆਂ ਤੇ ਹਮੇਸ਼ਾਂ ਲਈ 
ਉੱਕਰ ਜਾਣਾ ਸੀ । 


3. ਅਫ਼ਰਾ ਤਫ਼ਰੀ ਦਾ ਸਮਾਂ 


ਜਿਸ ਵੇਲੋਂ ਤਾਂਤੀਆ' ਮੈਦਾਨ ਵਿਚ ਉਤਰਿਆ, ਤਕਰੀਬਨ ਸਾਰੇਂ ਉੱਤਰ ਭਾਰਤ 
ਵਿਚ ਅਫਰਾ-ਤਫ਼ਰੀ ਫੈਲੀ ਹੋਈ ਸੀ । ਮੈਰਠ, ਦਿੱਲੀ ਅਤੇ ਯੂ. ਪੀ. ਦੀਆਂ ਵੱਖ-ਵੱਖ 
ਥਾਵਾਂ ਤੇ ਸਿਪਾਹੀਆਂ ਦੀ ਬਗਾਵਤ ਫੁੱਟ ਪਈ ਸੀ । ਜਨਤਾ ਦੇ ਵਿਦਰੋਹ ਦਾ ਸਮਰਥਨ 
ਵੀ ਸਿਪਾਹੀਆਂ ਨੇ ਕੀਤਾ । ਵਿਦੇਸ਼ੀ ''ਫਿਰੋਗੀ'' ਜੋ ਹਿੰਦੁਸਤਾਨ ਵਪਾਰ ਕਰਨ 
ਆਏ ਸਨ ਤੇ ਹੁਣ ਮਾਲਿਕ ਬਣੇ ਬੈਠੇ ਸਨ, ਇਹਨਾਂ ਨੂੰ ਆਪਣੇ ਦੇਸ਼ ਵਿਚੋ ਕੱਢਣ 
ਲਈ ਸਾਰੇ ਭਾਰਤੀ ਇਕ ਮੁੱਠ ਹੋਏ ਪਏ ਸਨ । 


ਕੰਪਨੀ ਬਹਾਦਰ : 

ਇਹ ਬੜੀ ਹੈਰਾਨੀ ਦੀ ਗੱਲ ਸੀ ਕਿ ਈਸਟ ਇੰਡੀਆ ਕੰਪਨੀ, ਜਿਸ ਨੂੰ ਆਮ 
ਤੌਰ ਤੇ ''ਕੋਪਨੀ ਬਹਾਦਰ'' ਕਿਹਾ ਜਾਂਦਾ ਸੀ, ਇਸ ਆਉਣ ਵਾਲੋਂ ਸਮੇ` ਤੋ ਬੇਖਬਰ 
ਸੀ। ਇਸ ਆਉਣ ਵਾਲੀ ਨ੍ਹੰਰੀ ਦੀ ਥੋੜ੍ਹੀ ਜਿਹੀ ਗਰਜ ਉਸ ਸਾਲ ਜਨਵਰੀ ਦੇ 
ਲਾਗੇ ਜਿਹੇ ਸੁਣਾਈ ਦਿਤੀ ਸੀ ਪਰ ਕਿਸੋਂ ਨੇ ਵੀ ਉਸ ਵਲ ਬਹੁਤਾ ਧਿਆਨ 
ਨਹੀ” ਸੀ ਦਿਤਾ । ਇਸ ਵਿਚ ਕੋਈ ਸ਼ੱਕ ਨਹੀ” ਕਿ ਸੈਨਾ ਵਿਚ ਅਸੰਤੋਸ਼ ਫੈਲਿਆ 
ਹੋਇਆ ਸੀ, ਇਹ ਅਸੰਤੋਸ਼ ਉਸ ਵੇਲੋਂ ਪ੍ਰਗਟ ਹੋਇਆ ਜਦ ਮੰਗਲ ਪਾਂਡੇ ਨਾਲ਼ 
ਇਕ ਘਟਨਾਂ ਵਾਪਰੀ । ਅਜੀਬ-ਅਜੀਬ ਘਟਨਾਵਾਂ ਘਟੀਆਂ ਜਿਵੇ" ਰਹੱਸਪੂਰਣ 
ਢੈਗ ਨਾਲ 'ਚਪਾਤੀਆਂ' ਦਾ ਵੰਡਿਆ ਜਾਣਾ, ਲਾਲ ਫੁੱਲਾਂ ਅਤੇ 'ਜੋਹਾਦ' ਬਾਰੇ 
ਐਲਾਨ ਕੀਤਾ ਜਾਣਾ ਅਤੇ ਇਸ ਬਾਰੇ ਮੈਟਰ ਦਾ ਵੰਡਿਆ ਜਾਣਾ ਅਤੇ ਦਿੱਲੀ, 
ਜਾਮਾਂ ਮਸਜਿਦ ਦੀਆਂ ਦੀਵਾਰਾਂ ਤੇ ਚਿਪਕਾਇਆ ਜਾਣਾ ਆਦਿ । ਇਹ ਅਫ਼ਵਾਹ 
ਵੀ ਫੈਲੀ ਹੋਂਈ ਸੀ ਕਿ ''ਫਿਰੋਗੀਆਂ'' ਨੂੰ ਹਿੰਦੁਸਤਾਨ ਤੋਂ ਬਾਹਰ ਕੱਢਣ ਲਈ 
ਈਰਾਨ ਅਤੇ ਰੂਸ ਦੀ ਫ਼ੌਜ ਆਉਂਣ ਵਾਲੀ ਹੈ । ਹਰ ਪਾਸੇ ਬੇਚੈਨੀ ਫੈਲੀ ਹੋਈ ਸੀ 
ਪਰ ''ਕੈਪਨੀ ਬਹਾਦਰ'' ਦੇ ਅਮਨ-ਚੈਨ ਵਿਚ ਕੋਈ ਕਮੀ ਨਹੀ' ਸੀ ਆਈ । 

ਇਸ ਦਾ ਕਾਰਨ ਇਹੋਂ ਹੀ ਸੀ ਕਿ ਉਹ ਹਿੰਦੁਸਤਾਨ ਵਿਚ ਚਾਰੋਂ ਪਾਸੇ ਫੈਲ 
ਚੁੱਕੇ ਸਨ । 1857 ਉਹਨਾਂ ਲਈ ਮਹਾਨ ਕਾਰਨਾਮਿਆਂ ਦਾ ਇਕ ਸੁਨਹਿਰਾ ਸਾਲ 


। ਤਾਂਤੀਆ ਤੋਪੇ 


ਸੀ । ਪਲਾਸੀ ਦੀ ਲੜਾਈ ਮਗਰੋ ਭਾਰਤ ਦਾ ਨਕਸ਼ਾ ਬਿਲਕੁਲ ਬਦਲ ਚੁਕਿਆ 
ਸੀ । ਫਰਾਂਸੀਸੀ (ਸਾਮਵਾਦੀ) ਪਿਛਾਂਹ ਹੱਟਣ ਤੇ ਮਜਬੂਰ ਹੋ ਗਏ ਸਨ । ਹੈਦਰਅਲੀ 
ਦੇ ਖਤਰਨਾਕ ਹਮਲਿਆਂ ਨੂੰ ਹਮੌਸ਼ਾਂ ਲਈ ਖਤਮ ਕਰ ਦਿਤਾ ਗਿਆ ਸੀ, ਅਫ਼ਗਾਨੀ 
ਹਾਰ ਚੁੱਕੇ ਸਨ । ਗੋਰਖਿਆਂ ਤੇ ਕਾਬੂ ਪਾਇਆ ਜਾ ਚੁਕਿਆ ਸੀ ਅਤੇ ਬ੍ਰਹਮਾ 
ਫ਼ਤਹਿ ਹੋ ਚੁਕਿਆ ਸੀ । ਹੁਣ ਦਿੱਲੀ ਦਾ ਬਾਦਸ਼ਾਹ ਪੈਨਸ਼ਨ ਲੈਣ ਵਾਲਾ ਇਕ 
ਮਾਮੂਲੀ ਇਨਸਾਨ ਸੀ । ਮਰਾਠੇ, ਜੋ ਇਕ ਜ਼ਮਾਨੇ ਵਿਚ ਆਪਣੀ ਤੇਜ਼-ਰਫ਼ਤਾਰੀ 
ਅਤੇ ਫ਼ੌਜਾਂ ਦੇ ਬਲ ਤੇ ਦੇਸ਼ ਦੇ ਹਰ ਕੌਣੇ 'ਚ ਛਾਏ ਹੋਏ ਸਨ, ਹੁਣ ਹਾਰ ਚੁੱਕੇ 
ਸਨ । ਡਲਹੌਜੀ ਦੇ 'ਪਤਨ ਦੇ ਸਿਧਾਂਤ" ਕਾਰਨ ਬਹੁਤ ਸਾਰੀਆਂ ਛੋਟੀਆਂ-ਛੋਟੀਆਂ 
ਰਿਆਸਤਾਂ ਬ੍ਰਿਟਿਸ਼ ਰਾਜ ਦੇ ਕਬਜ਼ੇ ਵਿਚ ਆਉ'ਦੀਆਂ ਜਾ ਰਹੀਆਂ ਸਨ । 
ਹਿੰਦੁਸਤਾਨ ਉਤੇ ਬਰਤਾਨਵੀ ਰਾਜ ਦੀ ਪਕੜ ਹਰ ਪਾਸਿਓ” ਸਖਤ ਹੋ ਚੁੱਕੀ ਸੀ । 


ਬਗ਼ਾਵਤ ਦੇ ਕਾਰਨ : 

1857 ਦੀ ਬਗਾਵਤ ਦੇ ਕਾਰਨ ਹਰ ਕੋਈ ਜਾਣਦਾ ਹੈ । ਸਰ ਜਾਨ ਲਾਰੈਸ 
ਅਨੁਸਾਰ 'ਬਗ਼ਾਵਤ ਦਾ ਇਕ ਕਾਰਨ ਗਿਰੀਸ ਲਗੇ ਹੋਏ ਕਾਰਤ੍ਹਸ ਸਨ । ਪਰ 
ਸਿਰਫ਼ ਗਿਰੀਸ ਲਗੇ ਕਾਰਤੂਸ ਏਨੀ ਜਬਰਦਸਤ ਅਗਨੀ ਕਾਂਡ ਦਾ ਕਾਰਨ ਨਹੀ” 
ਸਨ ਚੋ ਸਕਦੇ । ਪਰ ਹਾਂ ! ਏਨਾ ਜ਼ਰੂਰ ਸੀ ਕਿ ਉਹਨਾਂ ਕਾਰਤ੍ੂਸਾਂ ਕਾਰਨ ਹਿੰਦੂ 
ਸਿਪਾਹੀਆਂ ਦੇ ਦਿਲਾਂ ਵਿਚ ਸੱਕ ਪੈਂਦਾ ਹੋ ਗਿਆ ਕਿ ਅੰਗਰੇਜ਼ ਉਹਨਾਂ ਨੂੰ 
ਈਸਾਈ ਬਣਾਉਣਾ ਚਾਹੁੰਦੇ ਹਨ । ਇਸ ਸ਼ੱਕ ਨੇ ਫ਼ੌਜਾਂ ਦੀ ਰਹੀ-ਸਹੀ ਸ਼ਕਤੀ ਨੂੰ 
ਵੀ ਖਤਮ ਕਰ ਦਿਤਾ । ਜੋ ਨਵੇ' ਕਾਨੂੰਨ ਲਾਗੂ ਕੀਤੇ ਗਏ ਸਨ, ਉਹ ਵੀ ਬਗ਼ਾਵਤ 
ਲਈ ਕੋਈ ਘੱਟ ਜ਼ਿੰਮੈਵਾਰ ਨਹੀ” ਸਨ, ਜਿਵੇ ਸਿਪਾਹੀ ਇਕ ਹੱਦ ਤੋ" ਵੱਧ 
ਲੌਬੀ ਦਾੜ੍ਹੀ ਨਹੀ ਸਨ ਰਖ ਸਕਦੇ, ਉਹਨਾਂ ਨੂੰ ਹਿੰਦੁਸਤਾਨੀ ਪੱਗਾਂ ਦੀ ਜਗ੍ਹਾ 
ਚਮੜੋਂ ਦੇ ਬਣੇ ਹੱਏ ਟੋਪ ਇਸਤੇਮਾਲ ਕਰਨ ਦੀ ਹਿਦਾਇਤ ਦਿਤੀ ਗਈ ਸੀ । 
(ਵੈਲੂਰ ਵਿਚ ਇਸ ਟੋਪ ਦੇ ਕਾਰਨ ਹੀ . ਸੈਨਿਕ-ਵਿਦ੍ਰੋਹ ਭੜਕਿਆ ਸੀ) ਬ੍ਰਹਮਾ ਦੀ 
ਲੜਾਈ ਦੇ ਦੌਰਾਨ ਸਿਪਾਹੀਆਂ ਨੂੰ ਵੈਰੀ ਜਹਾਜ਼ ਵਿਚ ਸਫ਼ਰ ਕਰਨ ਲਈ ਮਜਬੂਰ 
ਕੀਤਾ ਗਿਆ, ਜੋ ਹਿੰਦੂ ਧਰਮ ਦੇ ਖ਼ਿਲਾਫ਼ ਸਮਝਿਆ ਜਾਂਦਾ ਸੀ । ਇਸ ਕਰਕੇ ਵੀ 
ਸਿਪਾਹੀਆਂ ਦੇ ਦਿਲਾਂ ਵਿਚ ਗੁੱਸਾ ਪੈਦਾ ਹੋ ਗਿਆ ਸੀ । ਇਸ ਤੋ ਇਲਾਵਾ 
ਉਹਨਾਂ ਦੇ ਧਰਮ ਦੇ ਤੌਰ-ਤਰੀਕਿਆਂ ਅਤੇ ਰਖ-ਰਖਾਓ ਆਦਿ ਨੂੰ ਗਲਤ ਸਮਝਣਾ 
ਵੀ ਵਿਦ੍ਰੋਹ ਦਾ ਬਹੁਤ ਵੱਡਾ ਕਾਰਨ ਕਿਹਾ ਜਾਂ ਸਕਦਾ ਹੈ । “ਕੈਪਨੀ ਬਹਾਦਰ' ਦੀ 
ਸਰਕਾਰ ਨੇ ਫ਼ੌਜਾਂ ਦੀ ਇਸ ਬੇਚੈਨੀ ਵਲ ਕੋਈ ਗਹੁ ਨਾ ਕੀਤਾ । 

ਸੱਚ ਤਾਂ ਇਹ ਹੈ ਕਿ ਇਹਨਾਂ ਕਾਰਨਾਂ ਕਰਕੇ ਕਈ ਸਾਲਾਂ ਤੋ ਸਮਾਜ ਦੇ 
ਹਰ ਖੇਤਰ ਵਿਚ ਅੰਗ੍ਰੇਜ਼ਾ ਵਿਰੁੱਧ ਗੁੱਸੇ ਅਤੇ ਵਿਦਰੋਹ ਦਾ ਅਹਿਸਾਸ ਹੌਲੀ-ਹੌਲੀ ਜ਼ੋਰ 
ਪਕੜਦਾ ਜਾ ਰਿਹਾ ਸੀ । 1813 ਦੇ ਚਾਰਟਰ ਐਕਟ ਕਾਰਨ ਈਸਾਈ ਮਿਸ਼ਨਰੀਆਂ 
ਦੀਆਂ ਸਰਗਰਮੀਆਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਸਨ । ਸਮਕਾਲੀ ਲੇਖਕ 
ਅਨੁਸਾਰ “ਈਸਾਈ ਮਿਸ਼ਨਰੀਆਂ ਉਤੇ ਲਗੀਆਂ ਪ'ਬੈਦੀਆਂ ਨੂੰ ਹਣਾ ਦਿਤਾ ਗਿਆ 


ਅਫ਼ਰਾ ਤਫ਼ਰੀ ਦਾ ਸਮਾਂ 9 


ਸੀ । ਗਿਰਜਾ ਘਰ ਦੇ ਤਾਲੋਂ ਖੋਲ੍ਹ ਦਿਤੇ ਗਏ ਸਨ । ਧਰਮ ਦੀਆਂ ਕਿਤਾਬਾਂ ਦੀ 
ਛਪਾਈ ਅਤੇ ਧਰਮ ਪ੍ਰਚਾਰ ਦੀ ਆਗਿਆ ਦੇ ਦਿਤੀ ਗਈ ਸੀ ।/ ਇਹ ਪਹਿਲਾ 
ਮੌਕਾ ਸੀ ਕਿ ਸਾਡੀ ਈਸਾਈ ਸਰਕਾਰ ਨੇ ਈਸਾਈਆਂ ਦੇ ਧਰਮ-ਪ੍ਰਚਾਰ ਦਾ ਵਿਦੋ੍‌ਹ 
ਕਰਨਾ ਬੈਦ ਕਰ ਦਿਤਾ ਸੀ ।''' 


ਵੱਖ-ਵੱਖ ਸੁਧਾਰ : 

1813 ਦੇ ਚਾਰਟਰ ਐਕਟ ਦੇ ਅੰਤਰਗਤ ਵਿਲੀਅਮ ਬੈ'ਟਿੰਕ ਦੀ ਸੁਧਾਰ ਨੀਤੀ ਨੂੰ 
ਲਾਗੂ ਕਰ ਦਿਤਾ ਗਿਆ । ਜਿਸ ਕਾਰਨ ਸਤੀ ਹੋਣ ਅਤੇ ਔਲਾਦ ਦੀ ਹੱਤਿਆ ਕਰਨ 
ਦੀ ਪ੍ਰਥਾ ਤੇ ਰੋਕ ਲਗਾ ਦਿਤੀ ਗਈ । 1850 ਦੇ ਐਕਟ ਨੰਬਰ %%1 ਕਾਰਨ ਸਭ ਨੂੰ 
ਧਰਮ ਬਦਲਣ ਦਾ ਹੱਕ ਹ'ਸਿਲ ਹੋ ਗਿਆ । ਇਹਨਾ ਸਾਰੇ ਕਾਨੂੰਨਾ ਦੇ ਲਾਗੂ 
ਹੌਣ ਤੇ ਜਨਤਾ ਦੇ ਦਿਲਾਂ ਵਿਚ ਇਹ ਸ਼ੱਕ ਪੌਦਾ ਹੋ ਗਿਆ ਕਿ ਇਹ ਸਾਰੀਆਂ 
ਗੱਲਾਂ ਉਹਨਾ ਦੇ ਧਰਮ ਵਿਚ ਗੜਬੜ ਪੈਂਦਾ ਕਰ ਰਹੀਆਂ ਹਨ ਅਤੇ ਸਰਕਾਰ 
ਵਲੋ" ਸਮਾਜ ਵਿਚ ਅਸੈਤੋਸ ਫੈਲਾਇਆ ਜਾ ਰਿਹਾ ਹੈ । ਸਰਕਾਰ ਵਲੋ" ਲਾਗੂ 
ਕੀਤੀ ਗਈ ਜਾਗੀਰਦਾਰਾਨਾ ਸੁਧਾਰ-ਨੀਤੀ ਨੇ ਸਮਾਜਿਕ ਜਾਗੀਰਦਾਰਾਨਾ ਪ੍ਰਥਾ ਨੂੰ 
ਬਿਲਕੁਲ ਖਤਮ ਕਰਕੇ ਠਖ ਦਿਤਾ । ਇਸ ਦਾ ਅਸਰ ਸਮਾਜ ਦੀਆਂ ਸਾਰੀਆਂ 
ਸੈਪ੍ਰਦਾਵਾਂ ਤੇ ਵੀ ਪਿਆ । ਡਲਹੌਜੀ ਦੇ 'ਪਤਨ ਦਾ ਸਿਧਾਂਤ' ਰਿਆਸਤਾਂ ਤੇ ਕਬਜ਼ਾ 
ਕਰਨ ਦਾ ਇਕ ਤਰੀਕ' ਸੀ, ਜਿਸ ਕਾਰਨ ਸਥਿਤੀ ਵਿਚ ਬਹੁਤ ਵਿਗਾੜ 
ਪੈਦਾ ਹੋ ਗਿਆ । 


ਬੇਇਤਬਾਰੀ : 

ਜ਼ਿਆਦਾਤਰ ਹਿੰਦੁਸਤਾਨੀ ਰ'ਜਾ-ਮਹਾਰਾਜਾ, ਜਿਹਨਾਂ ਨੇ ਬਗ਼ਾਵਤ ਵਿਚ 
ਸਰਗਰਮ ਹਿੱਸਾ ਲਿਆ ਸੀ, ਅੰਗਜ਼ਾਂ ਨਾਲ ਨਾਰਾਜ਼ ਸਨ । ਮੁਗਲ ਬਾਦਸ਼ਾਹ 
ਬਹਾਦਰ ਸਾਹ ਦੀ ਨਰਾਜਗੀ ਦਾ ਕਾਰਨ ਇਹ ਸੀ ਕਿ ਅੰਗ੍ਰੇਜਾਂ ਨੇ ਉਹਨਾ ਦੇ 
ਦਾਦੇ ਸ਼ਾਹ ਆਲਮ ਨਾਲ ਕੀਤੇ ਵਾਅਦੇ ਪੂਰੇ ਨਹੀ" ਸਨ ਕੀਤੇ । ਬਾਦਸ਼ਾਹ ਜੋ 
ਦੇਸ਼ ਦਾ ਅਸਲ ਮੁਖਤਿਆਰ ਸੀ, ਇਕ ਮਾਮੂਲੀ ਪੈਨਸ਼ਨਰ ਬਣ ਕੇ ਰਹਿ ਗਿਆ 
ਸੀ । ਰਾਣੀ ਲਕਸ਼ਮੀ ਬਾਈ ਨੂੰ ਝਾਂਸੀ ਦੇ ਰਾਜ ਤੋਂ ਇਸ ਕਰਕੇ ਵੱਖ ਕਰ ਦਿਤਾ 
ਗਿਆ ਸੀ ਕਿਉਕਿ ਸਰਕਾਰ ਨੇ ਉਸ ਦੇ ਗੋਦ ਲਏ ਬੱਚੋਂ ਨੂੰ ਉਸ ਦੇ ਰਾਜ ਦਾ 
ਵਾਰਿਸ ਮੰਨਣ ਤੋ” ਇਨਕਾਰ ਕਰ ਦਿਤਾ ਸੀ । ਨਾਨਾ ਸਾਹਿਬ, ਜੋ ਪੇਸ਼ਵਾ ਦੇ 
ਅਸਲੀ ਵਾਰਿਸ ਅਤੇ ਗੱਦੀ ਦੇ ਮਾਲਿਕ ਸਨ, ਨੂੰ ਪਿਓ ਦੀ ਮਿਲਣ ਵਾਲੀ ਪੈਨਸ਼ਨ 
ਦਾ ਹੱਕ ਵੀ ਨਹੀ ਸੀ ਦਿਤਾ ਗਿਆਂ । ਸਤਾਰਾ, ਨਾਗਪੁਰ, ਸੈਬਲਪੁਰ ਅਤੇ 
ਹੋਰ ਛੋਟੀਆਂ-ਛੋਟੀਆਂ ਰਿਆਸਤਾਂ ਤੇ ਕਬਜਾ ਇਹਨਾਂ ਸਾਰਿਆਂ ਲਈ ਬੜੇ ਦੁੱਖ 


1. ਰਸਿਲ, ਡਬਲਯੂ; ਮਾਈ ਇੰਡੀਅਨ ਮੁਟੀਨੀ ਡਾਇਰੀ; ਭੂਮਿਕਾ : ਮਿਕਾਇਲ 
ਐਡਵਾਰਡਜ਼; ਪੰਨ' 21. 


10 ਤਾਂਤੀਆ ਤੋਪੇ 


ਦਾ ਕਾਰਨ ਸੀ । ਅੰਗ੍ਰੇਜ਼ਾਂ ਦੀ ਇਨਸਾਫ਼-ਪਸੈਦੀ ਦੀਆਂ ਗੱਲਾਂ ਸ਼ੁਣ ਕੇ ਉਹਨਾਂ 
ਵਿਚੋਂ ਕਈਆਂ ਨੇ ਆਪਣਾ ਮੁਕੱਦਮਾ ਆਪਣੇ ਨ੍ਮਾਇੰਦਿਆਂ ਕੌਲ ਬ੍ਰਿਟਿਸ਼-ਜੱਜਾਂ 
ਕੋਲ ਭੇਜਿਆ ਪਰ ਉਥੇ ਵੀ ਉਹਨਾਂ ਨੂੰ ਇਨਸਾਫ਼ ਨਾ ਮਿਲਿਆ । ਅੱਵਧ ਦੇ 
ਕਬਜੇ ਮਗਰੋ ਬਰਤਾਨਵੀ ਸਰਕਾਰ ਦਾ ਰਿਹਾ-ਸਿਹਾ ਢੌ'ਗ ਵੀ ਜਾਂਦਾ ਰਿਹਾਂ । 
ਮਿਲੋਸਨ ਨੇ ਠੀਕ ਲਿਖਿਆ ਹੈ “ਬਗ਼ਾਵਤ ਦਾ ਅਸਲ ਕਾਰਨ ਅੰਗ੍ਰੇਜ਼ੀ ਰਾਜ ਪ੍ਰਤੀ 
ਬੇਇਤਬਾਰੀ ਦਾ ਰੋਣਾ ਸੀ । ਸਿਪਾਹੀਆਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀ 
ਸਨ ਕੀਤੇ ਗਏ । ਰਿਆਸਤਾਂ ਤੇ ਕਬਜ਼ਾ ਕਰਨ ਦੀ ਅੰਗ੍ਰੇਜ਼ਾਂ ਦੀ ਨੀਤੀ ਨੇ ਹਿੰਦੂ 
ਰਾਜਿਆਂ ਦੀ ਬੱਚੇ ਗੋਦ ਲੈਣ ਦੀ ਪ੍ਰਥਾ ਨੂੰ ਖ਼ਤਮ ਕਰ ਦਿਤਾ ਸੀ, ਜਿਸ ਨੂੰ ਉਹ 
ਇਕ ਧਰਮੀ-ਹੱਕ ਸਮਝਦੇ ਸਨ । ਇਸ ਤੋ" ਇਲਾਵਾ ਲੋਕਾ ਤੇ ਐਸੇ ਕਾਨੂੰਨ ਥੋਪ 
ਗਏ, ਜਿਸ ਦੇ ਉਹ ਆਦੀ ਨਹੀ” ਸਨ । ਉਹਨਾਂ ਦੀਆਂ ਐਸੀਆਂ ਰਸਮਾਂ ਤੇ 
ਰੋਕ ਲਗਾ ਦਿਤੀ ਗਈ, ਜਿਹਨਾਂ ਨੂੰ ਉਹ ਕਾਨੂੰਨ ਤੋ" ਵੱਧ ਪਵਿੱਤਰ ਸਮਝਦੇ ਸਨ । 
ਐਸੇ ਕਾਨੂੰਨ ਬਣੇ, ਜਿਹਨਾਂ ਨੇ ਜਾਗੀਰਦਾਰਾਂ ਅਤੇ ਆਮ ਜਨਤਾ ਨੂੰ ਸਰਕਾਰ ਦੇ 
ਵਿਰੁੱਧ ਕਰ ਦਿਤਾ । ਐਸੇ ਭੜਕੀਲੇ ਹਾਲਾਤ ਵਿਚ ਗਿਰੀਸ ਲਗੇ ਕਾਰਤੂਸਾਂ ਨੇ 
ਅੱਗ ਤੇ ਤੇਲ ਦਾ ਕੈਮ ਕੀਤਾ ।£ 


_'ਵਿਚਕਾਰਲੀ ਖਾਈ : 

ਜੇ ਅੰਗ੍ਰੇਜਾਂ ਨੂੰ ਜਨਤਾ ਦੇ ਵਿਦ੍ਰ੍‌ਹ ਦਾ ਪਤਾ ਹੁੰਦਾ ਅਤੇ ਇਹ ਵੀ ਜਾਣਦੇ ਕਿ 
ਉਹਨਾਂ ਨੂੰ ਕਿਸ ਤਰ੍ਹਾਂ ਰਾਜ਼ੀ ਕੀਤਾ ਜਾ ਸਕਦਾ ਹੈ ? ਤਾਂ ਸ਼ਾਇਦ ਉਹ ਕੋਸ਼ਿਸ਼ ਵੀ 
ਕਰਦੇ ਪਰ ਉਹ ਹਿੰਦੁਸਤਾਨੀ ਜਨਤਾ ਦੀਆ ਸਮੱਿਆਵਾਂ ਨੂੰ ਕਦੇ ਨਹੀ ਸਮਝ 
ਸਕੇ । ਇਓ” ਇਹਨਾਂ ਦੋਹਾਂ ਵਿਚਕਾਰਲੀ ਦੂਰੀ ਵਧਦੀ ਚਲੀ ਗਈ । ਅੰਗ੍ਰੇਜ਼ੀ 
ਸਰਕਾਰ ਨੇ ਆਪਣੇ-ਆਪ ਨੂੰ ਅਲੱਗ-ਬਲੱਗ ਅਤੇ ਜਨਤਾ ਦੀ ਪਹੁੰਚ ਤੋ" ਦੂਰ 
ਰਖਿਆ ਹੋਇਆ ਸੀ ਜਿਵੇ ਕਿ ਤਾਨਾਸ਼ਾਹ ਰਾਜਿਆਂ ਦੀ ਰੀਤ ਰਹੀ ਹੈ । ਉਹਨਾਂ ਨੇ 
ਹੁਕਮ ਮੰਨਣ _ਵਾਲੇਂ ਹਿੰਦੁਸਤਾਨੀਆਂ ਨਾਲ ਬਹੁਤ ਘ੍ਰਿਣਾਤਮਕ ਰਵੱਦੀਆ 
ਅਪਨਾਇਆ । ਮਿਕਾਇਲ ਐਡਵਰਡਜ਼, ਜਿਸ ਨੇ ਰਸਿਲ ਦੀ ਡਾਇਰੀ ਨੂੰ ਸੈਪਾਦਿਤ 
ਕੀਤਾ ਹੈ, ਲਿਖਦਾ ਹੈ, ''ਜਿਓ” ਹੀ ਅੰਗ੍ਰੇਜ਼ਾਂ ਨੂੰ ਆਪਣੀ ਤਾਕਤ ਦਾ ਅਹਿਸਾਸ 
ਹੋਇਆ, ਉਹ ਹਿੰਦੁਸਤਾਨੀਆਂ ਅਤੇ ਉਹਨਾਂ ਦੀ ਪਰੌੌਚ ਤੋ" ਦੂਰ ਹੋ ਗਏ ਅਤੇ 
ਹਿੰਦੁਸਤਾਨੀਆਂ ਨਾਲ ਨਫ਼ਰਤ ਅਤੇ ਬੁਰਾ ਸਲੂਕ ਕਰਨ ਲਗੇ ।' ? 

ਇਉ ਸਰਕਾਰ ਅਤੇ ਜਨਤਾ ਵਿਚਕਾਰ ਨਫ਼ਰਤ ਦੀ ਇਹ ਖਾਈ ਗਹਿਰੀ ਹੁੰਦੀ 
ਚਲੀ ਗਈ । 'ਟਾਈਮਜ਼' ਲੰਡਨ ਦੇ ਪ੍ਰਤੀਨਿਧੀ ਵਿਲੀਅਮ ਹੈਵਾਰਡ ਰਸਿਲ ਨੇ 
ਜਦ 1858 ਵਿਚ ਹਿੰਦੁਸਤਾਨ ਦਾ ਦੌਰਾ ਕੀਤਾ ਤਾਂ ਉਸ ਨੂੰ ਪਤਾ ਲਗਾ ਕਿ 


1. ਮਿਲੋਸਨ; ਹਿਸਟਰੀ ਆਫ਼ ਇੰਡੀਅਨ ਮੁਟੀਨੀ; ਭਾਗ 111; ਪੰਨਾ 472. 
2. ਰਸਿਲ; ਉਂਹੀ, ਭੂਮਿਕਾ; ਪੰਨਾ 20. 


ਅਫ਼ਰਾ ਤਫ਼ੱਰੀ ਦਾ ਸਮਾਂ 11 


ਹਿੰਦੁਸਤਾਨੀ ਜਨਤਾ ਅਤੇ ਸਰਕਾਰ ਵੱਖ-ਵੱਖ ਦੁਨੀਆਂ ਵਿਚ ਰਹਿੰਦੇ ਹਨ । 
ਸਰਕਾਰ ਦੀ ਦੁਨੀਆਂ ਸੈਨਿਕ-ਛਾਉਣੀਆਂ ਵਿਚ ਆਬਾਦ ਹੈ ਅਤੇ ਸ਼ਹਿਰਾਂ ਅਤੇ 
ਬਾਜ਼ਾਰਾਂ ਵਿਚ ਕੌਮੀ-ਜਨਤਾ । ਉਸ ਅਨੁਸਾਰ “ਦੋਹਾਂ ਵਿਚਕਾਰ ਜ਼ਬਾਨ, ਧਰਮ 
ਅਤੇ ਕੌਮੀਅਤ ਦਾ ਕੋਈ ਰਿਸ਼ਤਾ ਮੌਜੂਦ ਨਹੀ” ਹੈ । ਅੰਗ੍ਰੇਜ਼ ਰਾਜ ਕਰਦੇ ਹਨ, 
ਲਗਾਨ ਅਤੇ ਟੈਕਸ ਵਸੂਲ ਕਰਦੇ ਹਨ, ਨਾਚ-ਪਾਰਟੀਆਂ ਦਿੰਦੇ ਹਨ, ਗੱਡੀਆਂ ਤੇ 
ਘੰਮਦੇ-ਫਿਰਦੇ ਹਨ, ਘੌੜਿਆਂ ਦੀ ਦੌੜ ਦੇਖਦੇ ਹਨ, ਗਿਰਜਾ ਘਰ ਜਾਂਦੇ ਹਨ, 
ਆਪਣੋ ਇਲਾਕਿਆਂ ਵਿਚ ਵਧੀਆ ਸੜਕਾ, ਥੀਏਟਰ, ਰਾਂਜ ਸੰਬੋਧੀ ਸਭਾ ਸਦਨ 
ਬਣਵਾਂਦੇ ਹਨ, ਅਦਾਲਤਾਂ ਲਗਾਉ”ਦੇ ਹਨ ਤੇ ਸ਼ਰਾਬਾਂ ਪੀ'ਦੇ ਹਨ । ਉਧਰ ਜਨਤਾ 
ਫ਼ਸਲ ਦਾ ਲਗਾਨ ਦਿੰਦੀ ਹੈ । ਲੋਕੀ ਅਸੈਤੋਸ਼ਪੂਰਵਕ ਜੀਵਨ ਜਿਊ ਰਹੇ ਹਨ । 
ਉਹ ਬੁੜਬੁੜਾਉ”ਦੇ ਹਨ, ਮੰਦਿਰਾਂ ਵਿਚ ਜਾਦੇ ਹਨ, ਗੈਦੇ ਤਲਾਬਾਂ ਦਾ ਪਾਣੀ 
ਪੀ'ਦੇ ਹਨ, ਉਥੇ ਹੀ ਕਪੜੇ ਥੋਦੇ ਹਨ । ਇਓ” ਇਹਨਾਂ ਦੋਹਾਂ ਵਿਚਚਾਰਲੀ ਖਾਈ 
ਗਹਿਰੀ ਹੁੰਦੀ ਚਲੀ ਗਈ'' ।£ 


ਘਮੰਡੀ ਵਿਦੇਸ਼ੀ : 

ਇਹ ਖਾਈ ਕਦੇ ਵੀ ਨਾ ਪੂਰੀ ਜਾ ਸਕੀ । ਅੰਗਰੇਜ਼ ਮੁਗਲਾਂ ਲਈ ਵਿਦੇਸ਼ੀ 
ਬਣ ਗਏ । ਇਹਨਾਂ ਦਾ ਰਾਜ ਕਦੇ ਵੀ ਪਸੈਦ ਨਾ ਕੀਤਾ ਗਿਆ । ਖਾਸ ਤੌਰ ਤੇ 
ਉਸ ਵੇਲੇ ਜਦ ਬਰਤਾਨਵੀ ਸਰਕਾਰ ਵਿਚ ਘਮੰਡ, ਜੁਲਮ ਆਦਿ ਬੁਰਾਈਆਂ ਆ 
ਗਈਆਂ । ਇਸ ਲਈ ਉਹਨਾਂ ਦੀ ਸਰਕਾਰ ਨੂੰ ਖਤਮ ਕਰਨਾ ਜ਼ਰੂਰੀ ਹੋ ਗਿਆ । 

ਦੇਸ਼ ਵਿਚ ਫੈਲ ਰਹੀ ਬੇਚੈਨੀ ਸਰਕਾਰ ਨੂੰ ਨਜਰ ਨਾਂ ਆਈ । “ਤਰੱਕੀ ਅਤੇ 
ਸੁਧਾਰ ਕਾਨੂੰਨ ਜੋ ਪ੍ਰਸਾਸਨ ਵਲੋ ਲਾਗੂ ਹੋਏ, ਹਿੰਦੁਸਤਾਨੀਆ ਨੂੰ ਪ੍ਰਸ਼ਨ ਕਰਦੇ 
ਰਹੇਂ । ਦੋਸ਼ ਵਿਚ ਰੋਲਾ ਦੇ ਚਲਣ ਦੀ ਖਬਰ ਨੇ ਵੀ ਜਨਤਾ ਵਿਚ ਅਸੈਤਸ਼ ਪੌਦਾ 
ਤਰ ਦਿਤਾ । ਰਾਜਿਆਂ ਨੂੰ ਹਰ ਵੋਲੋ ਆਪਣੀ ਗੱਦੀ ਅਤੇ ਜਾਗੀਰਾਂ ਦੇ ਥੁੱਸ ਜਾਣ 


ਦਾ ਡਰ ਰਹਿੰਦਾ ਅਤੇ ਜਾਗੀਰਦਾਰਾਂ ਨੂੰ ਆਪਣੇ ਮਾਮਲਿਆ ਦੀ ਜਾਂਚ ਪੜਤਾਲ 
ਦਾ । ਉਧਰ ਸਿਪਾਹੀ ਆਪਣੇ ਧਰਮ ਵਿਚ ਪਾਈ ਜਾ ਰਹੀ ਗੜਬੜ ਦੇ ਡਰ 
ਅਤੇ ਗੁੱਸੇ ਵਿਚ ਬੈਠੇ ਹੋਏ ਸਨ ਪਰ ਸਰਕਾਰ ਨੇ ਇਸ ਦੀ ਕੋਈ ਪ੍ਰਵਾਹ ਨਾ 
ਕੀਤੀ ਜਿਸ ਕਾਰਨ ਲੋਕਾਂ ਦੇ ਦਿਲਾਂ ਵਿਚ ਵਿਦਰੋਹ ਦੀ ਅੱਗ ਹੋਰ ਵੀ ਮਚਦੀ 
ਚਲੀ ਗਈ” ।£ 


ਭਝ ਸਮਝਦਾਰ ਆਦਮੀ : 


ਇਸ ਸਰਕਾਰ ਵਿਚ ਕੁਝ ਸਮਝਦਾਰ ਲੋਕ ਵੀ ਸਨ, ਜਿਹਨਾਂ ਨੂੰ ਆਉਣ ਵਾਲੇ 
ਹਾਲਾਤ ਦਾ ਅੰਦਾਜ਼ਾ ਹੋ ਗਿਆ ਸੀ ਅਤੇ ਉਹਨਾਂ ਨੇ ਇਸ ਬਾਰੇਂ ਭਵਿੱਖਵਾਣੀ ਵੀ 


1. ਰਸਿਲ, ਉਹੀ; ਪੰਨਾ 29-30. 
2. ਉਹੀ; ਪੰਨਾ 22. 


12 ਤਾਂਤੀਆਂ ਤੋਪੇ 


ਕਰ ਦਿਤੀ ਸੀ । ਹੈਨਰੀ ਲਾਰੈਸ ਨੇ ਦਸਿਆ ਕਿ ਬਗ਼ਾਵਤ ਫ਼ੌਜ ਤੋਂ” ਸ਼ੁਰੂ ਹੋਵੇਗੀ । 
ਦੰ ਵਨਸ ਬੈਲਸ ਨੇ ਹੋਰਾ ਵਾਗ ਕਿਹਾ ਕਿ ਡਲਹੌਜ਼ੀ ਦਾ ਜ਼ਬਰਦਸਤੀ ਰਾਜ ਕਰਨ ਦਾਂ 
ਤਰੀਕਾ ਕਿਤੇ ਲੋਕਾਂ ਨੂੰ ਵਿਦ੍‌ਹ ਕਰਨ ਲਈ ਨਾ ਉਕਸਾ ਦੇਵੇ । 

ਕਰਨਲ ਚੈਂਸਟਰ ਨੇ ਮੋਜਰ ਜਰਨੈਲ 'ਹਿਰਸੇ' ਦੇ ਨਾਮ ਆਪਣੇ 13 ਅਪ੍ਰੈਲ ਦੇ 
ਖ਼ਤ ਵਿਚ ਲਿਖਿਆ ਸੀ ਕਿ ਸ਼ਿਮਲੇ ਦੀ ਉਚਾਈ ਤੋ` ਇੰਝ ਦਿਖਾਈ ਦਿੰਦਾ ਹੈ ਕਿ 
ਕਾਰਤੂਸਾਂ ਨਾਲ ਪੈਦਾ ਹੋਣ ਵਾਲਾ ਖਤਰਾ ਟਲ ਗਿਆ ਹੈ ਅਤੇ ਫ਼ੌਜੀ ਵਿਦਰੋਹ ਦਾ 
ਵੀ । ਸ਼ਿਮਲੇ ਵਿਚ ਤੈਨ'ਤ ਟੁਕੜੀ ਦਾ ਵੀ ਇਹੋ ਹੀ ਖਿਆਲ ਸੀ ਪਰ ਕੈਪਟਨ 
ਮਾਰਟੀਨੋ, ਜੋ ਅੰਬਾਲਾ ਦੇ ਮਿਲਟਰੀ ਡਿਪੂ ਦਾ ਕਮਾਂਡਰ ਸੀ, ਨੇ 5 ਮਈ ਨੂੰ 
ਕੈਪਟਨ ਐਸ. ਐਚ. ਬੀਚਰ ਦੇ ਨਾਮ ਜੋ ਖ਼ਤ ਲਿਖਿਆ ਸੀ, ਉਸ ਵਿਚ ਆਪਣੀ 
ਵਖਰੀ ਰਾਏ ਪੇਸ਼ ਕੀਤੀ । ਬਗਾਵਤ ਤੋ ਪੰਜ ਦਿਨ ਪਹਿਲਾਂ ਹਿੰਦੁਸਤਾਨੀ 
ਸਿਪਾਹੀਆਂ ਦੀ _ਜੋ ਦਿਮਾਗੀ ਹਾਲਤ ਸੀ, _ਉਸ ਨੂੰ ਉਹ ਇੰਝ ਬਿਆਨ 
ਕਰਦਾ ਹੈ : 

(ਅਸੀ ਇਹ ਸਮਝ ਕੇ ਬਹੁਤ ਵੱਡੀ ਗਲਤੀ ਕਰ ਰਹੇਂ ਹਾਂ ਕਿ ਹਿੰਦੁਸਤਾਨੀ 
ਸਿਪਾਹੀਆਂ ਨੂੰ ਯੂਰਪੀਨ ਲੋਕਾਂ ਵਰਗੀ ਵਰਦੀ ਪੁਆ ਕੇ ਅਤੇ ਉਹਨਾਂ ਨੂੰ ਯੂਰਪੀਨ 
ਦਢੈਗ ਨਾਲ ਸਿਖਲਾਈ ਦੇ ਕੇ ਅਸੀ ਉਹਨਾਂ ਦੇ ਦਿਮਾਗ ਅਤੇ ਜਜ਼ਬੇ ਨੂੰ ਉਸੇ ਰੋਗ 
ਵਿਚ ਰੋਗ ਦਿਤਾ ਹੈ । ਮੈ” ਉਹਨਾ ਨੂੰ ਪਰੇਡ ਦੌਰਾਨ ਸਿਰਫ਼ ਦੋ ਘੰਟੇ ਦੇਖਦਾ ਹਾਂ । 
ਮੈ ਨਹੀਂ ਜਾਣਦਾ, ਬਾਕੀ ਬਾਈ ਘੰਟੇ ਉਹ ਕਿੰਝ ਬਿਤਾਉਂਦੇ ਹਨ ? ''ਉਹ 
ਆਪਣੀਆਂ ਬੈਰਿਕਾ ਵਿਚ ਕੀ ਕੀ ਗੱਲਾਂ ਕਰਦੇ ਹਨ ? ਮੈਨੂੰ ਤਾਂ ਇੰਝ ਜਾਪਦਾ ਹੈ 
ਕਿ ਸਾਡੇ ਵਿਚਕਾਰਲੀ ਦੂਰੀ ਏਨੀ ਹੈ ਜਿਵੇ" ਸਾਇਬੋਰੀਆ ਦਾ ਰਹਿਣ ਵਾਲਾ 
ਆਬਾਦੀ ਤੋ ਦੂਰ ਰਹਿੰਦਾ ਰੋਵੇ ! 

'ਮੈ` ਜਾਣਦਾ ਹਾ, ਸਮੁੱਚੇ ਕੌਮ ਦੀਆ ਫੌਜਾ ਦੀਆਂ ਸ੍ਰੇਣੀਆਂ ਵਿਚ ਵਿਆਕੁਲਤਾ 
ਫੈਲ ਰਹੀ ਹੈ । ਇਸ ਦਾ ਨਤੀਜਾ ਕੀ ਹੋਵੇਗਾ ? ਇਹ ਕਹਿੰਦਿਆਂ ਮੈਨੂੰ ਡਰ 
ਆਉਦਾ ਹੈ । ਮੈਨੂੰ ਇੰਜ ਜਾਪਦਾ ਹੈ ਜਿਵੇ“ ਕੋਈ ਤੂਫਾਨ ਆਉਣ ਵਾਲਾ ਹੈ ਤੇ 
ਉਹ ਹੁਣ ਬਿਲਕੁਲ ਨੌੜੇ ਹੀ ਆ ਗਿਆ ਹੈ । ਮੌਨੂੰ ਉਸ ਦੇ ਆਉਣ ਦੀ ਆਵਾਜ਼ 
ਸੁਣਾਈ ਦੇ ਰਹੀ ਹੈ ਪਰ ਇਹ ਕਿਸ ਅੰਦਾਜ਼ ਵਿਚ ਅਤੇ ਕਿਸ ਥਾਂ ਤੇ ਆਵੇਗਾ ਇਸ 
ਸਿਲਜਿਲ ਵਿਚ ਮੋ ਕੁਝ ਵੀ ਨਹੀ ਕਹਿ ਸਕਦਾ ।”” 

'“ਤੁਸੀ' ਪੁੱਛਦੇ ਹੋ ਸਾਨੂੰ ਕਿਥੇ ਅਤੇ ਕਿਸ ਤੋਂ ਖਤਰਾ ਹੈ ? ਮੇਰੇ ਅਨੁਸਾਰ ਇਹ 
ਖਤਰਾ ਹਰ ਪਾਸੇ, ਇਧਰ-ਉਧਰ ਸਾਡੇ ਸਿਰਾਂ ਤੇ ਮੰਡਲਾ ਰਿਹਾ ਹੈ । ਫ਼ੌਜ ਤੇ 
ਇਕ ਪਾਗਲਪਨ ਜਿਹਾ ਨਜ਼ਰ ਅ'ਉੱਦਾ ਹੈ ਤੇ ਉਹ ਕਿਸੇ ਇਸ਼ਾਰੇ ਦਾ ਇੰਤਜ਼ਾਰ 
ਕਰ ਰਹੀ ਹੈ । ਇਹ ਪਾਗਲਪਨ ਇਕ ਬਿਜਲੀ ਵਾਂਗ ਦੌੜ ਰਿਹਾ ਹੈ ।'' 

“ਮੈ` ਕੁਝ ਨਹੀ" ਕਹਿ ਸਕਦਾ, ਇਹ ਉਹ ਹੀ ਜਾਣਦੇ ਹਨ ਕਿ ਉਹ 
ਕੀ ਕਰਨਗੇ, ਉਹਨਾਂ ਦੀ ਕਾਰਵਾਈ ਕੀ ਹੋਵੇਗੀ ? ਸਿਵਾਏ ਇਸ ਦੇ ਕਿ 
ਉਹ ਆਪਣੇ ਧਰਮ ਵਿਚ ਕਿਸੇ ਕਿਸਮ ਦੀ ਦਖਲ ਅੰਦਾਜ਼ੀ ਪਸੈਦ ਨਹੀ ਕਰਦੇ । 


ਅਫ਼ਰਾ ਤਫ਼ਰੀ ਦਾ ਸਮਾਂ 13 


ਜੋ ਉਹਨਾਂ ਨਾਲ ਇਹੀ ਸਲੂਕ ਰਿਹਾ ਤਾ ਉਹ ਜ਼ਿਆਦਾ ਦੇਰ ਸਾਡਾ ਵਿਸ਼ਵਾਸ ਨਹੀ” 
ਕਰਨਗੇ ਤੇ ਸਾਡੇ ਵਸ 'ਚੋ ਨਿਕਲ ਜਾਣਗੇ ਅਤੇ ਮੁਕਾਬਲਾ ਕਰਨਗੇ । 

“ਜੇ ਕਿਸ ਇਕ ਕੌਣੇ ਵਿਚ ਵੀ ਇਹੋਂ ਜਿਹੀ ਗੜਬੜ ਹੋਈ ਤਾ ਉਹਨਾਂ ਦੇ ਦਿਲਾਂ 
ਦੀ ਅੱਗ ਸਾਰੇ ਦੇਸ਼ ਵਿਚ ਹਰ ਪਾਸੇ ਫੈਲ ਜਾਵੇਗੀ ।'? 

ਕੈਪਟਨ ਮਾਰਟੀਨ ਦੇ ਖਿਆਲ ਬਿਲਕੁਲ ਸਹੀ ਸਾਬਿਤ ਹੋਏ । ਸਿਰਫ਼ ਪੰਜ 
ਦਿਨਾਂ ਮਗਰੋਂ” 10 ਮਈ ਨੂੰ ਮੇਰਠ ਵਿਚ ਵਿਦਰੋਹ ਦੀ ਅੱਗ ਭੜਕ ਉੱਠੀ । 


1. ਜੇ, ਏ. ਬੀ. ਪਾਲਮਰ; ਦੀ ਮੁਟਿਨੀ ਆਉਟਬਰੇਕ ਐਟ ਮੇਰਠ ਇਨ 18577 
ਪੰਨਾ 33. 


ਕੈਪਟਨ ਮਾਰਟੀਨੋਂ ਨੇ ਆਪਣੇ ਤਜਰਬੇ ਨਾਲ ਆਉਦੇ ਹੋਏ ਤੂਫਾਨ ਦਾ ਅੰਦਾਜਾ 
ਲਗਾ ਲਿਆ ਸੀ ਪਰ ਕਾਨਪੁਰ ਅਤੇ ਦੂਜੇ ਸਹਿਰਾਂ ਦੇ ਫੌਜੀ ਅਫ਼ਸਰਾਂ ਨੂੰ ਮਾਰਚ- 
ਅਪ੍ਰੈਲ ਤੱਕ ਵੀ ਇਸ ਕਿਸਮ ਦੀ ਘਟਨਾ ਦੀ ਕੋਈ ਉਮੀਦ ਨਗੀ' ਸ । ਸਰ ਜਾਰਜ 
ਟਰੈਵਲਿਨ ਨੇ ਬੜੇ ਅਫ਼ਸੋਸ ਨਾਲ ਲਿਖਿਆ ਹੈ ''ਇਹ ਗੱਲ ਬੜੀ ਅਜੀਬ ਜਿਹੀ 
ਜਾਪਦੀ ਹੈ ਕਿ ਸਾਡੇ ਦੇਸ਼ ਦੇ ਵਾਸੀਆਂ ਨੂੰ ਇਸ ਗੱਲ ਦੀ ਬਿਲਕੁਲ ਖਬਰ ਨਹੀ" 
ਸੀ ਕਿ ਇਹਨਾਂ ਮਹੀਨਿਆਂ ਦੇ ਦੌਰਾਨ ਕੀ ਹੋਣ ਵਾਲਾ ਹੈ । ਇਸ ਗੁੱਲ ਦਾ ਯਕੀਨ 
ਨਹੀ” ਆਉਦਾ ਕਿ ਸਾਡੇ ਫ਼ੌਜੀ ਅਫ਼ਸਰ ਉਸ ਵੋਲੋਂ ਵੀ ਦਾਅਵਤਾਂ, ਨਾਚ ਤੇ 
ਆਪਣੀ ਤਰੱਕੀ ਦੇ ਮਾਮਲਿਆਂ ਤੋ" ਇਲਾਵਾ ਹੋਰ ਕਿਸੇ ਮਾਮਲੇ ਬਾਰੇ ਸੌਚ `ਹੀ 
ਨਹੀ” ਰਹੇ ਸਨ । ਹਾਲਾਂਕਿ ਉਹਨਾਂ ਦੀ ਰਿਹਾਇਸ਼ ਤੇ” ਥੋੜ੍ਹੀ ਦੂਰੀ ਦੇ ਫ਼ਾਸਲੇ ਤੇ 
ਲੋਕੀ" ਹੋਣ ਵਾਲੇ ਵਿਦ੍ਰੋਹ ਬਾਰੇ ਸਭਾਵਾਂ ਕਰਿਆ ਕਰਦੇ ਜਨ ਕਿ ਸਹਾਇਕ 
ਅਧਿਕਾਰੀ ਤੇ ਕੌਣ ਗੋਲੀ ਚਲਾਏਗਾ ਅਤੇ ਕੌਣ ਕਰਨੈਲ ਦੇ ਬੈਗਲੇ ਦੀ ਘਾਹ ਦੀ 
ਛੱਤ ਨੂੰ ਅੱਗ ਲਗਾਏਗਾ । ਉਹਨਾਂ ਨੂੰ ਇਸ ਮਨਜੂਬੇ ਨੂੰ ਪੁਰਾ ਕਰਨ ਲਈ ਗਵਾਲੀਅਰ, 
ਨੋਪਾਲ ਤੇ ਸੈੱਟਪੀਟਰਜ਼ਬਰਗ ਤੋ ਸਹਾਇਤਾ ਦੀ ਉਮੀਦ ਸੀ'' ।” 


ਪੇਸ਼ਵਾ ਨਾਲ ਬੇਇਨਸਾਫ਼ੀ : 

ਕਾਨਪੁਰ ਭਾਵੇ" ਹਿੰਦੁਸਤਾਨ ਦੀ ਹਥਿਆਰ ਬਣ'ਉਣ ਵਾਲੀ ਸਭ ਤੋਂ“ ਵੱਡੀ 
ਜਗ੍ਹਾ ਸੀ । ਕਾਨਪੁਰ ਦੇ ਨੇੜੇ ਹੀ ਨਾਨਾ ਦਾ ਠਿਕਾਣਾ ਸੀ ਜਿਸ ਨਾਲ ਅੰਗਰੇਜ਼ਾਂ ਨੇ 
ਬਹੁਤ ਬੂਰਾ ਸਲ੍ਹਕ ਕੀਤਾ ਸੀ । ਬਾਜੀਰਓ ਦੀ ਮੌਤ ਮਗਰੋ” ਨਾ ਤਾਂ ਨਾਨਾ ਸਾਹਿਬ ਨੂੰ 
ਪੈਨਸ਼ਨ ਹੀ ਮਿਲੀ ਸੀ ਤੇ ਨਾ ਹੀ ਕੋਈ ਉਪਾਧੀ । ਸਾਬਕ ਪੋਸ਼ਵਾ ਨੇ ਆਪਣ] 
ਵਸੀਅਤ ਵਿਚ ਆਪਣੀ ਸਾਰੀ ਜਾਇਦਾਦ, ਜੋ ਹਿੰਦੁਸਤਾਨ ਦੇ ਵੱਡੇ ਤੋ` ਵੱਡੇ 
ਜਾਗੀਰਦਾਰ ਦੀ ਜਾਇਦਾਦ ਤੋ" ਵੀ ਜ਼ਿਆਦਾ ਸੀ, ਨਾਨਾ ਸਾਹਿਬ ਦੇ ਨਾਮ 


1. ਸਰ ਜਾਰਜ ਟਰੈਵਲਿਨ; 'ਕਾਨਪੁਰ'; ਪੰਨਾ 41. 


ਬਾਰੂਦ ਦੇ ਢੇਰ `ਤੇ 15 


ਲਿਖ ਦਿਤੀ ਸੀ ਅਤੇ ਵਸੀਅਤ ਮੁਤਾਬਿਕ ਨਾਨਾ ਨੇ ਇਸ ਨੂੰ ਆਪਣੇ ਕਬਜ਼ੇ ਵਿਚ 
ਲੈ ਲਿਆ ਸੀ । ਬਰਤਾਨਵੀ ਹਕੂਮਤ ਨੇ ਨਾਨਾ ਦੀ ਪੈਨਸ਼ਨ ਇਹ ਕਹਿ ਕੇ ਬੈਦ 
ਕਰ ਦਿਤੀ ਸੀ ਕਿ ਇਹ ਪੈਨਸ਼ਨ ਸੂਰਗੀ ਪੌਸ਼ਵਾ ਨੂੰ ਨਿਜੀ ਸਹਾਇਤਾ ਦੇ ਤੌਰ ਤੇ 
ਇਸ ਵਿਚ ਕਿਸੀ ਨੂੰ ਵਿਰਾਸਤ ਦਾ ਹੱਕ ਨਹੀ ਸੀ ਦਿਤਾ ਗਿਆ । ਇਸ ਲਈ 
ਨਾਨਾ ਸਾਹਿਬ ਪੈਨਸ਼ਨ ਦਾ ਹੱਕਦਾਰ ਨਹੀ” ਹੋਂ ਸਕਦਾ । ਦੂਜਾ ਇਹ ਕਿ ਪੇਸ਼ਵਾ 
ਦੀ ਛੱਡੀ ਹੋਈ ਜਾਇਦਾਦ ਦੀ ਆਮਦਨ ਉਸ ਦੇ ਖਰਚ ਲਈ ਕਾਫ਼ੀ ਸੀ । 
ਨਾਨਾ ਸਾਹਿਬ ਅਤੇ ਉਸ ਦੇ ਵਕੀਲਾਂ ਦਾ ਕਹਿਣਾ ਸੀ ਕਿ .ਪੇਸ਼ਵਾ ਨੂੰ ਪੈਨਸ਼ਨ 
ਉਸ ਦੇ ਆਪਣੇ ਅਤੇ ਖ਼ਾਨਦਾਨ ਦੇ ਗੁਜ਼ਾਰੇ ਲਈ ਦਿਤੀ ਗਈ ਸੀ ਇਸ ਲਈ 
ਇਸ ਪੈਨਸ਼ਨ ਤੇ ਉਸ ਦੇ ਖ਼ਾਨਦਾਨ ਦਾ ਕਾਨੂੰਨੀ ਹੱਕ ਸੀ । ਪਸ਼ਵਾ ਨੇ ਆਪਣੀ 
ਜਿੰਦਗੀ ਵਿਚ ਕਿੰਨੀ ਦੌਲਤ ਬਚਾਈ ਸੀ ? ਇਹ ਇਕ ਵੱਖਰਾ ਮਾਮਲਾ ਸੀ, ਉਸ ਦਾ 
ਪੈਨਸ਼ਨ ਨਾਲ ਕੋਈ ਸੰਬੈਧ ਨਹੀ" । ਨਾਨਾ ਸਾਹਿਬ ਨੇ ਗਵਰਨਰ ਜਰਨਲ ਨੂੰ ਇਹ 
ਅਪੀਲ ਕੀਤੀ ਕਿ ਉਸ ਦੀ ਪੈਨਸ਼ਨ ਅਤੇ ਜਾਗੀਰ ਵਾਪਿਸ ਕੀਤੀ ਜਾਏ, ਪਰ 
ਇਹ ਅਪੀਲ ਰੱਦ ਕਰ ਦਿਤੀ ਗਈ ਸੀ । ਨਾਨਾਂ ਸਾਹਿਬ ਨੇ ਆਪਣੇ ਵਕੀਲ 
ਅਜੀਮੱਲਾ ਖਾਂ ਨੂੰ ਆਪਣਾ ਮਾਮਲਾ 'ਬੋਰਡ ਆਫ਼ ਡਾਇਰੈਕਟਰ' ਦੇ ਸਾਹਮਣੇ ਪੌਸ਼ 
ਕਰਨ ਲਈ ਇੰਗਲੈਂਡ ਭੇਜਿਆ ਪਰ ਪਰਿਸ਼ਦ ਨੇ ਗਵਰਨਰ ਜਰਨਲ ਦੇ ਫ਼ੈਸਲੇ ਨੂੰ 
ਜਿਓ” ਦਾ ਤਿਓ' ਰਖਿਆ । ਉਹਨਾਂ ਵਿਚੋ ਕਈ ਅੰਗਰੇਜ਼ ਜੋ ਇਨਸਾਫ਼ ਪਸੈਦ 
ਸਨ ਉਹ ਨਾਨਾ ਦੇ ਹੱਕ ਵਿਚ ਸਨ । ਉਹਨਾਂ ਨੇ ਆਪਣੀਆਂ ਰਾਵਾਂ ਪੇਸ਼ ਕੀਤੀਆਂ 
ਕਿ ਕਾਨੂੰਨੀ ਹੈਸੀਅਤ ਭਾਵੇ” ਕੁਝ ਵੀ ਹੋਵੇ ਪਰ ਇਨਸਾਫ਼ ਦੀ ਮੰਗ ਹੈ ਕਿ 
ਪੋਸਵਾ ਦੇ ਖ਼ਾਨਦਾਨ ਨੂੰ ਵੀ ਕੁਝ ਨਾ ਕੁਝ ਪੈਨਸ਼ਨ ਦਾ ਹਿੱਸਾ ਜ਼ਰੂਰ ਦਿਤਾ 
ਜਾਣਾ ਚਾਹੀਦਾ ਹੈ । 


ਨਾਨਾ ਕੋਲ ਇਕ ਇੰਚ ਜ਼ਮੀਨ ਵੀ ਨਹੀ” : 

ਨਾਨਾ ਨੂੰ ਤਾਂ ਹੁਣ ਇਸ ਤੋਂ ਵੀ ਬੁਰਾ ਸਮਾਂ ਦੇਖਣਾ ਸੀ । 1832 ਦੇ ਰੈਗੂਲੇਸ਼ਨ 
ਐਕਟ ਦੇ ਮੁਤਾਬਿਕ ਪੌਸ਼ਵਾ ਅਤੇ ਉਸ ਦਾ ਖ਼ਾਨਦਾਨ ਆਮ ਬਰਤਾਨਵੀ ਅਦਾਲਤਾਂ ਦੇ 
ਸਾਹਮਣੇ ਆਪਣਾ ਮੁਕੱਦਮਾ ਪੇਸ਼ ਕਰਨ ਦੇ ਲਾਇਕ ਨਹੀ” ਸੀ । ਪੋਸ਼ਵਾ ਦੀ ਮੌਤ ਦੇ 
ਇਕ ਸਾਲ ਮਗਰੋ ਇਹ ਕਾਨੂੰਨ ਵਾਪਿਸ ਲੌ ਲਿਆ ਗਿਆ । ਜਿਸ ਦੇ ਨਤੀਜੇ ਵਜੋ" 
ਨਾਨਾ ਸਹਿਬ ਅਤੇ ਉਸ ਦੇ ਭਰਾਵਾਂ ਦ) ਹੈਸੀਅਤ ਅਮ ਸ਼ਹਿਰੀਆਂ ਵਰਗੀ 
ਹੋ ਗਈ । ਪਰ ਸਭ ਤੋਂ ਜ਼ਿਆਦਾ ਅਫ਼ਸੋਸ ਦੀ ਗੁੱਲ ਇਹ ਹੋਈ.ਕਿ ਪੇਸ਼ਵਾ ਦੀ 
ਜਾਗੀਫ ਹੱਥੋਂ ਨਿਕਲ ਜਾਣ ਮਗਰੋ ਉਸ ਦੇ ਖ਼ਾਨਦਾਨ ਕੋਲ ਇਕ ਇੰਚ ਜ਼ਮੀਨ 
ਵੀ ਨਹੀ ਸੀ ਬਚੀ ਕਿਉਕਿ ਨਾਨਾ ਸਾਹਿਬ ਨੂੰ 'ਬੇਦਰ' ਦੀ ਜਾਇਦਾਦ ਸਿਰਫ਼ 
ਉਸ ਦੀ ਆਪਣੀ ਜ਼ਿੰਦਗੀ ਭਰ ਲਈ ਇਸਤੇਮਾਲ ਕਰਨ ਦਾ ਹੱਕ ਦਿਤਾ ਗਿਆ 
ਸੀ । ਜਦ ਆਪਣੇ ਪਿਓ ਦੇ ਸਰਾਧ ਦੇ ਮੌਕੇ ਤੇ ਨਾਨਾ ਨੂੰ ਇਸ ਗਰੀਬੀ ਦਾ 
ਪਤਾ ਚਲਿਆ ਤਾਂ ਉਸ ਨੂੰ ਬਹੁਤ ਸਦਮਾ ਪਹੌਚਿਆ । ਪੇਸ਼ਵਾ ਖ਼ਾਨਦਾਨ ਦਾ ਇਹ 
ਦਸਤੂਰ ਸੀ ਕਿ ਜਦ ਵੀ ਕਿਸੇ ਪੌਸ਼ਵਾ ਦੀ ਮੌਤ ਹੁੰਦੀ ਤਾਂ ਸਰਾਧ ਦੇ ਮੌਕੇ ਤੋ 


16 ਤਾਂਤੀਆ ਤੋਪ 


ਬ੍ਰਾਹਮਣਾਂ ਨੂੰ, ਹਾਥੀ, ਘੋੜੇ, ਸੋਨਾ, ਜਵਾਹਰਾਤ ਤੇ ਜ਼ਮੀਨ ਆਦਿ ਦਾਨ ਵਜੋ' ਦਿਤੇ 
ਜਾਂਦੇ, ਜਿਹਨਾਂ ਨੂੰ ਮਹਾਦਾਨ ਕਿਹਾ ਜਾਂਦਾ ਸੀ । ਰਿਵਾਇਤ ਮੁਤਾਬਿਕ ਨਾਨਾ ਨੇ 
ਬਾਜੀਰਾਓ ਦਾ ਸਰਾਧ ਬੜੀ ਧੂਮਧਾਮ ਨਾਲ ਕੀਤਾ ਪਰ ਉਹ ਜਮੀਨ ਦਾਨ ਦੇ 
ਰੂਪ ਵਿਚ ਨਹੀ” ਦੇ ਸਕਦਾ ਸੀ । ਸਰਦਾਰ ਰਘੂਨਾਥਰਾਂਓ ਵਿੰਚੂਰਕਰ ਨੇ 
ਨਾਨਾ ਦੀ ਇਸ ਮਜ਼ਬੂਰੀ ਨੂੰ ਦੇਖਦੇ ਹੋਏ, ਉਸ ਨੂੰ ਇਨਾਮ ਵਿਚ ਮਿਲੋਂ ਹੋਏ 
ਪਿੰਡਾਂ ਨੂੰ ਦਾਨ ਦੇ ਰੂਪ ਵਿਚ ਦੋਣ ਦੀ ਆਗਿਆ ਮੰਗੀ ਕਿਉ ਕਿ ਉਹਨਾਂ ਪਿੰਡਾ ਦੇ 
ਅਸਲ ਮਾਲਿਕ ਪੇਸ਼ਵਾ ਹੀ ਸਨ । ਇਹ ਵੀ ਕਿਹਾ ਜਾਂਦਾ ਹੈ ਕਿ ਨਾਨਾ ਆਪਣੀ 
ਸਾਬਕ ਰਿਆਇਆ ਦੀ ਵਫ਼ਾਦਾਰੀ ਦਾ ਇਹ ਦ੍ਰਿਸ਼ ਦੇਖ ਕੇ ਆਪਣੇ ਹੰਝੂ ਨਾ 
ਰੋਕ ਸਕਿਆ ।? 

ਇਹ ਬਹੁਤ ਵਧੀਆ ਮੌਕਾ ਸੀ ਕਿ ਅੰਗਰੇਜ ਇਸ ਸਮੋ” ਨਾਨਾ ਦੀ ਸਹਾਇਤਾ 
ਕਰਕੇ ਉਜ ਨੂੰ ਆਪਣਾ ਅਹਿਸਾਨ-ਦਾਤਾ ਬਣਾ ਲੈਦੇ, ਪਰ ਉਹਨਾ ਨੂੰ ਇਹ 
ਖਿਆਲ ਨਹੀ" ਆਇਆ । ਉਹ ਬੜੀ ਬੇਦਿਲੀ ਨਾਲ ਇਹ ਸਭ ਕੁਝ ਦੇਖ ਰਹੇ 
ਸਨ, ਇਥੋਂ ਤੱਕ ਕਿ ਸਰਕਾਰ ਨੇ ਨਾਨਾ ਸਾਹਿਬ ਨੂੰ ਆਪਣੀ ਮੁਹਰ ਇਸਤੇਮਾਲ 
ਕਰਨ ਦੀ ਆਗਿਆ ਵੀ ਨਹੀ” ਦਿਤੀ । ਜਿਵੇਂ` ਕਿ ਸੇਨ ਨੇ ਲਿਖਿਆ ਹੈ, ਜਨਤਾ 
ਦੀਆਂ ਨਜਰਾਂ ਵਿਚ ਨਾਨਾ ਸਾਹਿਬ ਪੇਸ਼ਵਾ ਖ਼ਾਨਦਾਨ ਦਾ ਕਾਨੂੰਨੀ ਵਾਰਿਸ ਸੀ 
ਅਤੇ ਖੁਦ ਅੰਗਰੇਜ਼ ਵੀ ਉਸ ਨੂੰ ਮਹਾਰਾਜਾ ਹੀ ਆਖਦੇ ਸਨ । ਮੁਹਰ ਦੇ ਇਸਤੇਮਾਲ 
ਨਾਲ ਉਸ ਦੀ ਰਾਜਨੀਤਕ ਹੈਸੀਅਤ ਵਿਚ ਕੋਈ ਵਾਧਾ ਵੀ ਹੋਣ ਵਾਲਾ ਨਹੀ` 
ਸੀ । ਜੇ ਸਰਕਾਰ ਉਸ ਨੂੰ ਮੁਹਰ ਇਸਤੇਮਾਲ ਕਰਨ ਦੀ ਆਗਿਆ ਦੇ ਵੀ ਦਿੰਟੀ 
ਤਾਂ ਨਾਨਾ ਦੀ ਹੋ ਰਹੀ ਬੇਇਜ਼ਤੀ ਨਾ ਹੁੰਦੀ  ਬੇਦਰ ਦੇ ਕਮਿਸ਼ਨਰ ਨੇ ਜਦ 
ਪੇਸ਼ਵਾ ਦੀ ਮੁਹਰ ਦੇ ਇਸਤੇਮਾਲ ਤੇ ਇਤਰਾਜ਼ ਕੀਤਾ ਤਾਂ ਨਾਨਾ ਨੇ ਦੂਜੀ ਮੁਹਰ 
ਬਣਵਾ ਲਈ, ਨਾਨਾ ਦੇ ਇਸ ਕਾਰਜ ਨੂੰ ਹੋਰ ਵੀ ਬੁਰਾ ਮੰਨਿਆ ਗਿਆ ਕਿਉ'ਕਿ 
ਉਸ ਵਿਚ ਨਾਨਾ ਨੇ ਆਪਣੇ ਲਈ 'ਪੇਸ਼ਵਾ ਬਹਾਦਰ' ਦੀ ਪਦਵੀ ਇਸਤੇਮਾਲ 
ਕੀਤੀ ਸੀ । ਕਿਹਾ ਜਾਂਦਾ-ਹੈ ਕਿ ਇਸ ਤੇ ਛੇਤੀ ਹੀ ਪਾਬਦੀ ਲਗਾ ਦਿਤੀ ਗਈ । 
ਨਾਨਾ ਨੂੰ ਇਹ ਬੇਇਜ਼ਤੀ ਵੀ ਸਹਾਰਨੀ ਪਈ ਅਤੇ 'ਸ੍ਰੀਮਾਨ ਨਾਨਾ ਢੋ'ਡੂ' ਤੇ ਹੀ 
ਸੋਤੁਸ਼ਟੀ ਕਰਨੀ ਪਈ । 


ਨਾਨਾ ਇਕ ਵਧੀਆ ਖ਼ਾਤਰਦਾਰ : 


ਬਰਤਾਨਵੀ ਸਰਕਾਰ ਨਾਨਾ ਨੂੰ ਕੋਈ ਰਿਆਇਤ ਦੇਣ ਨੂੰ ਤਿਆਰ ਨਹੀ" ਸੀ 
ਪਰ ਅਫ਼ਸਰ ਨਾਨਾ ਦੋ ਇਥੋਂ ਹੋਣ ਵਾਲੀਆਂ ਦਾਅਵਤਾਂ ਲਈ ਹਮੋਸ਼ਾ ਤਿਆਰ 
ਰਹਿੰਦੇ ਸਨ । ਨਾਨਾ ਉਹਨਾਂ ਸਭ ਨਾਲ ਬਹੁਤ ਪਿਆਰ ਅਤੇ ਖੁੱਲ੍ਹੇ ਦਿਲ ਨਾਲ 


1. ਇਤਿਹਾਸ ਸੋਗ੍ਰਹਿ; ਇਤਿਹਾਸਕ ਸਫੁੱਟ ਲੇਖਾ; ਭਾਗ 111; ਪੰਨਾ 26. 
2. ਸੇਨ; ਉਹੀ; ਪੰਨਾ 126. 


ਬਾਰੂਦ ਦੇ ਢੇਰ 'ਤੇ 17 


ਮਿਲਦਾ ਤੇ ਉਹਨਾਂ ਦੀ ਬੜੀ ਖ਼ਾਤਿਰਦਾਰੀ ਕਰਦਾ । ਕਾਨਪੁਰ ਦੇ ਬਰਤਾਨਵੀ 
ਅਫ਼ਸਰਾਂ ਦਾ ਉਹ ਖ਼ਾਸ ਖ਼ਿਆਲ ਰਖਦਾ 1 ''ਉਸ ਦੇ ਦਾਅਵਤਾਂ ਦੇ ਕਮਰੇਂ ਰੰਗ 
ਬਿਰੈਗੇਂ ਬਲਬ ਸ਼ੀਸ਼ਿਆਂ ਨੂੰ ਜਗਮਗਾਉ”ਦੇ ਰਹਿੰਦੇ ਸਨ । ਇਹ ਸਾਰਾ ਸਮਾਨ 
ਬਰਮਿੰਘਮ ਤੋ ਮੰਗਵਾਇਆ ਗਿਆ ਸੀ ।'' ਟਰੈਵਲ ਅੱਗੇ ਲਿਖਦਾ ਹੈ ਕਿ 
ਕਿਨਖੁਆਬ ਸ਼ੇਰਵਾਨੀ, ਮੋਢਿਆਂ ਤੇ ਕਸ਼ਮੀਰੀ ਸ਼ਾਲ, ਸਿਰ ਤੇ ਹੀਰੇ-ਜਵਾਹਰਾਤ ਦਾ 
ਤਾਜ ਪਾਈ ਅਤੇ ਲੱਕ ਤੇ ਬਾਜ਼ੀਰਾਓ ਦੀ ਤਲਵਾਰ ਲਟਕਾਏ, ਜਿਸ ਦੀ ਕੀਮਤ 
ਘੱਟੋ-ਘੱਟ ਤਿੰਨ ਲੱਖ _ਰੁਪਏ ਸੀ? ਆਏ ਬਰਤਾਨਵੀ ਮਹਿਮਾਨਾਂ ਦੀ ਸ਼੍ਬ 
ਖ਼ਾਤਿਰਦਾਰੀ ਕਰਦਾ ਸੀ । 

ਨਾਨਾ ਬਹੁਤ ਚੰਗੀ ਆਦਤ ਵਾਲਾ ਅਤੇ ਰੌਹਥ ਵਾਲਾ ਇਨਸਾਨ ਸੀ । “ਉਹ ` 
ਆਪਣੇ ਆਏ ਮਹਿਮਾਨਾਂ ਵਿਚਕਾਰ ਟਹਿਲਦਾ ਰਹਿੰਦਾ ਜੇ ਕੋਈ -ਮੋਮ ਗ਼ੈਰਹਾਜ਼ਿਰ 
ਹੁੰਦੀ ਤਾ ਉਸ ਦੇ ਪਤੀ ਕੋਲੋ ਉਸ ਦਾ ਹਾਲ ਚਾਲ ਪੁੱਛਦਾ । ਕਦੇ ਕਿਸੇ ਜੱਜ ਤੋ” 
ਅਦਾਲਤ ਦੇ ਕਿਸੀ ਦਿਲਚਸਪ ਕੇਸ ਬਾਰੇ ਪੁੱਛਦਾ ਅਤੇ ਕਦੀ ਕਿਸੇ ਜੱਜ ਨੂੰ ਉਸ ਦੀ 
ਤਰੱਕੀ ਹੋਣ ਦੀ ਵਧਾਈ ਦਿੰਦਾ ਅਤੇ ਕਦੀ ਖ਼ੂਬਸੂਰਤ ਔਰਤ ਦੀ ਸ਼ੂਬਜੂਰਤੀ ਦੀ 
ਤਾਰੀਫ ਕਰਦਾ''3 ਪਰ ਨਾਨਾ ਦੀ ਇਹ ਖ਼ਾਤਰਦਾਰੀ ਉਹਨਾਂ ਤੇ ਕੋਈ ਪ੍ਰਭਾਵ ਨਾ 
ਪਾਉੱਦੀ । ਥਾਮਸਨ ਨੇ ਦਸਿਆ ਹੈ ''ਨਾਨਾ ਉਹਨਾਂ ਦੀ ਦਾਅਵਤ ਕਦੇ ਵੀ 
ਕਬੂਲ ਨਹੀ" ਸੀ ਕਰਦਾ ਕਿਉਕਿ ਸਰਕਾਰ ਨੇ ਉਸ ਦੀ ਇਜਤ ਵਿਚ ਵਾਧਾ ਹੋਣ 
ਵਾਲੀਆਂ ਰਸਮਾਂ ਤੇ ਪਾਬੋਦੀ ਲਗਾ ਦਿਤੀ ਸੀ ।'ਤ 

ਨਾਨਾ ਬਾਰੇ ਇਹ ਵੀ ਕਿਹਾ ਜਾਂਦਾ ਸੀ ਕਿ ਉਹ ਅੰਗਰੇਜ਼ੀ ਸਰਕਾਰ ਦੀਆਂ 
ਅੰਦਰੂਨੀ ਅਤੇ ਬਾਹਰੀ ਸਰਗਰਮੀਆਂ ਵਿਚ ਗਹਿਰੀ ਦਿਲਚਸਪੀ ਲੰਦਾ ਸੀ ਅਤੇ 
ਅੰਗਰੇਜ਼ਾਂ ਦੇ ਇਤਿਹਾਸ, ਪ੍ਰਕਿਰਤਕ ਕਲਾਵਾਂ, ਧਰਮ ਤੇ ਸਮਾਜ ਬਾਰੇ ਉਹ ਸਾਰੀ 
ਖਬਰ ਰਖਦਾ ਸੀ । ਉਹ ਅੰਗਰੇਜ਼ੀ ਭਾਸ਼ਾ ਨਹੀ” ਸੀ ਜਾਣਦਾ ਪਰ ਸਾਰੇ ਐੱਗਲੋ- 
ਇੰਡੀਅਨ ਅਖ਼ਬਾਰ ਅਤੇ ਮੌਗ਼ਜ਼ੀਨਾਂ ਮੰਗਵਾਂਦਾ ਸੀ ਅਤੇ ਮਿਸਟਰ ਟੋਡ, ਜਿਸ ਨੂੰ 
ਉਸ ਨੇ ਨੌਕਰ ਦੇ ਤੌਰ ਤੋ ਰਖਿਆ ਹੋਇਆ ਸੀ, ਕੌਲੋ` ਸੁਣਦਾ ਸੀ । ਇਹ 
ਅਖ਼ਬਾਰਾਂ ਅਤੇ ਰਸਾਲਿਆਂ ਵਿਚਲੀਆਂ ਸਾਰੀਆਂ ਖ਼ਬਰਾਂ ਮਿਸਟਰ ਟੌਡ ਉਸ ਨੂੰ 
ਪੜ੍ਹ ਕੇ ਸੁਣਾਇਆ ਕਰਦਾ ਸੀ । 

ਟਰੈਵਲਿਨ ਨੇ ਲਿਖਿਆ ਹੈ ਕਿ ਭਾਵੇ' ਨਾਨਾ ਅੰਗਰੇਜ਼ੀ ਅਫ਼ਸਰਾਂ ਨੂੰ ਦਾਅਵਤਾਂ 
ਤੇ ਬੁਲਾਉ'ਦਾ ਸੀ ਅਤੇ ਖ਼ਾਤਿਰਦਾਰੀ ਵੀ ਕਰਦਾ ਸੀ ''ਪਰ ਉਸ ਦੇ ਦਿਲਾ ਵਿਚ 
ਅੰਗਰੇਜ਼ ਸਰਕਾਰ ਦੇ ਖ਼ਿਲਾਫ਼ ਜੋ ਗੁੱਸਾ ਸੀ, ਉਹ ਆਪਣੀ ਥਾਂ ਤੇ ਘੱਟ ਨਹੀ" ਸੀ 
ਹੋਇਆ । ਉਸ ਦੈ ਚਿਹਰੇ ਤੇ ਭਾਵੇ' ਹਰ ਵਲੋਂ ਮੁਸਕਰਾਰਟ ਰਹਿੰਦੀ ਸੀ ਪਰ 


1. ਟਰੈਵਲਿਨ; ਉਹੀ; ਪੰਨਾਂ 64. 
2. ਉਹੀ; ਪੰਨਾ 53, 
3. ਮਾਬਰੇ ਥਾਮਸਨ; ਦੀ ਸਟੋਰੀ ਆਫ਼ ਕਾਨਪੁਰ; ਪੰਨਾ 48. 


18 ਤਾਂਤੀਆ ਤੋਪੇ 


ਉਸ ਦਾ ਦਿਲ ਕੌਪਨੀ ਦੀਆਂ ਬੇਇਨਸਾਫ਼ੀਆਂ ਤੇ ਹਮੇਸ਼ਾਂ ਤਿਲਮਿਲਾਉ'ਦਾ ਰਹਿੰਦਾ 
ਸੀ । ਗੁੱਸੇ ਅਤੇ ਬਦਲੋ ਦੀ ਭਾਵਨਾ ਉਸ ਦੇ ਦਿਲ ਵਿਚ ਬਦਲੇ ਦੀਆਂ ਕਾਰਵਾਈਆਂ 
ਦੇ ਸੁਰੂ ਤੱਕ ਲਾਵਾ ਬਣ ਚੁੱਕੀ ਸੀ ।''” 


ਕਾਨਪੁਰ ਦਾ ਜੇਗੀ ਮਹੱਤਵ : 


ਗੌਗਾ ਦੇ ਦੱਖਣੀ ਕਿਨਾਰੋਂ ਤੇ ਕਾਨਪੁਰ ਸ਼ਹਿਰ ਵੱਡੇ ਦਰਜੇ ਦੀ ਫ਼ੌਜੀ 
ਛਾਉਣੀ ਸੀ 1 1857 ਦੇ ਬਹਾਰ ਦੇ ਮੌਸਮ ਵਿਚ ਇਸ ਦਾ ਮਹੱਤਵ ਹੋਰ 
ਵੀ ਜਿਆਦਾ ਸੀ । ਜਦ ਅੰਗਰੇਜ਼ਾਂ ਨੇ ਅਵਧ ਤੇ ਕਬਜ਼ਾ ਕੀਤਾ ਸੀ, 
ਉਹਨਾਂ ਨੇ ਇਥੇ ਫ਼ੌਜੀ ਛਾਉਣੀ ਕਾਇਮ ਕਰਨੀ ਜ਼ਰੂਰੀ ਸਮਝੀ ਕਿਉਕਿ 
ਪਿਸ਼ਾਵਰ ਤੌ ਕਲਕੱਤਾ ਜਾਣ ਵਾਲ਼ੀ ਜੀ. ਟੀ. ਸੜਕ ਅਤੇ ਲਖਨਊ ਨੂੰ ਜਾਣ 
ਵਾਲੀ ਸੜਕ ਦਾ ਪੁੱਲ ਵੀ ਇਸੇ ਇਲਾਕੇ ਵਿਚ ਸੀ । ਇਹ ਸੜਕ ਕਾਲਪੀ ਵਲੋ” 
ਦੱਖਣ ਵਲ ਵੀ ਜਾ ਮਿਲਦੀ ਸੀ । ਇਸ ਦੀ ਫ਼ੌਜੀ ਖ਼ਾਸੀਅਤ ਕਰਕੇ ਕਾਨਪੁਰ ਨੂੰ 
ਇਕ ਮਜ਼ਬੂਤ ਛਾਉਣੀ ਦਾ ਰੂਪ ਦਿਤਾ ਗਿਆ । ਜਿਸ ਵਿਚ ਨੇਟਿਵ ਬੈਗਾਲ 
ਇਨਫ਼ੈਂਟਰੀ (ਪੈਦਲ ਸੈਨਾ) ਦੀ ਪਹਿਲੀ 53ਵੀ” ਤੇ 56ਵੀ" ਬਟਾਲੀਅਨ ਤੋ' ਇਲਾਵਾ 
11 ਕੈਵੇਲਰੀ (ਘੁੜਸਵਾਰ ਫ਼ੌਜੀ ਦਸਤਾ) ਅਤੇ ਤੋਪਖ਼ਾਨੇ ਦੀ ਇਕ ਕੈਪਨੀ ਰਖੀ 
ਗਈ । ਇਸ ਫ਼ੌਜ ਵਿਚ ਦੇਸੀ ਨਸਲ ਦੇ ਫ਼ੌਜੀਆਂ ਦੀ ਸੇਖਿਆ ਤਿੰਨ ਹਜ਼ਾਰ ਤੋ” 
ਜ਼ਿਗਾਦਾ ਨਹੀ" ਸੀ । ਯੂਰਪੀਅਨ ਅਫ਼ਸਰਾਂ ਦੀ ਗਿਣਤੀ 64 ਸੀ ਤੇ ਛੇ ਤੋਪਾਂ ਸਨ । 
ਇਥੇ ਦਾ ਕਮਾਂਡਰ ਅਫ਼ਸਰ ਮੇਜਰ ਜਨਰਲ ਸਰ ਹਿਉ ਵੀਲਰ ਸੀ । ਉਸ ਨੂੰ ਫ਼ੌਜੀ 
ਅਫ਼ਸਰੀ ਦਾ 50 ਸਾਲ ਦਾ ਤਜਰਬਾ ਸੀ । ਉਹ ਲਾਰਡ ਲੋਕ ਦੇ ਅਧੀਨ ਰਹਿ 
ਚੁਕਿਆ ਸੀ ਅਤੇ 1804 ਈਸਵੀ ਵਿਚ ਦਿੱਲੀ ਦੀ ਜਿੱਤ ਵਿਚ ਵੀ ਸ਼ਰੀਕ ਸੀ ਅਤੇ 
ਹੋਰ ਵੀ ਕਈ ਲੜਾਈਆਂ ਵਿਚ ਬਹੁਤ ਨਾਮ ਕਮਾ ਚੁਕਿਆ ਸੀ ਜਿਵੇ` ਅਫ਼ਗਾਨ 
ਅਤੋਂ ਸਿੱਖਾਂ ਦੀਆਂ ਲੜਾਈਆਂ । ਸੇਰ ਹੈਨਰੀ ਲਾਰੈਜ ਅਨੁਸਾਰ ਉਹ ''ਤਾਕਤ ਅਤੇ 
ਸ਼ਕਤੀ ਦਾ ਇਕ ਮਜਬੂਤ ਥੈਮ ਸੀ ।' 


ਕਾਨਪੁਰ ਵਿਚ ਯੂਰਪੀਅਨਾਂ ਦੀ ਬਹੁਤ ਜ਼ਿਆਦਾ ਆਬਾਦੀ ਸੀ, ਜੋ ਯੂਰਪ 
ਅਤੇ ਹੋਰ ਪੱਛਮੀ ਦੇਸ਼ਾਂ ਦੀ ਰਹਿਣ ਵਾਲੀ ਇਕ ਹਜ਼ਾਰ ਜਨਤਾ ਤੇ ਆਧਾਰਿਤ ਸੀ । 
ਇਹ ਲੋਕ ਛਾਉਣੀਆਂ ਵਿਚ ਰਹਿੰਦੇ ਸਨ ਅਤੇ ਇਹਨਾਂ ਨੂੰ ਉਹ ਸਾਰੀਆਂ ਸਹੂਲਤਾਂ 
ਪ੍ਰਾਪਤ ਸਨ, ਜੋ ਸਰਕਾਰੀ ਲੋਕਾਂ ਲਈ ਜ਼ਰੂਰੀ ਸਮਝੀਆਂ ਜਾਂਦੀਆਂ ਸਨ । ਇਹਨਾਂ 
ਦਾ ਆਪਣਾ ਚਰਚ ਸੀ, ਰੇਸਕੌਰਸ ਸੀ, ਥਿਏਟਰ ਸੀ, ਫਰੀਮੌਸਨਲਾਂਜ (ਗੱਪਛੱਪ 
ਮਾਰਨ ਦੀ ਜਗ੍ਹਾ) ਨਾਚ ਤੇ ਦਾਅਵਤਾਂ ਲਈ ਵੱਡੇ ਵੱਡੇ ਹਾਲ ਅਤੇ ਇਕ ਬਰੇਕ ਫ਼ਾਸਟ 
ਕੱਲਬ ਸੀ । ਯੂਰਪੀਅਨ ਵੰਸ਼ ਦੋ ਇਹ ਲੌਕ ਦੇਸੀ ਆਬਾਦੀ ਤੋ ਵੱਖ ਰਹਿੰਦੇ 


1. ਟਰੋਵਲਿਨ; ਉਹੀ; ਪੰਨਾ 68-69. 


ਬਾਰੂਦ ਦੇ ਢੇਰ ਤੇ 19 


ਸਨ ਤੇ ਉਥੋਂ` ਦੇ ਲੋਕਾਂ ਦੇ ਗੁੱਸੇ ਤੋ ਬੇਖਬਰ ਆਪਣੀ ਐਸ਼ ਦੀ ਜ਼ਿੰਦਗੀ ਬਸਰ 
ਕਰ ਰਹੇ ਸਨ । 


ਤੁਫ਼ਾਨ ਆਉਣ ਦੇ ਲੱਛਣ : 

1857 ਦੇ ਸ਼ੁਰੂ ਵਿਚ ਹਿੰਦੁਸਤਾਨੀ ਫ਼ੌਜ ਦੀ ਹਾਲਤ ਬਹੁਤ ਖ਼ਰਾਬ ਸੀ । 
ਅਨੁਸ਼ਾਸਨ ਢਿੱਲਾ ਪੈ ਚੁਕਿਆ ਸੀ । ਹੁਕਮ ਨਾ ਮੰਨਣਾ, ਵਿਦਰੋਹ ਕਰਨਾ ਇਕ ਆਮ 
ਜਿਹੀ ਗੱਲ ਬਣ ਚੁੱਕੀ ਸੀ । 1857 ਦੇ ਸ਼ੁਰੂ ਵਿਚ ਹੀ ਤ੍ਰਫ਼ਾਨ ਆਉਣ ਦੇ 
ਆਸਾਰ ਸਾਫ਼ ਨਜ਼ਰ ਆਉਣ ਲਗ ਪਏ ਸਨ । ਮੰਗਲ ਪਾਂਡੇ ਦੇ ਵਿਦ੍ਰੋਹ 
ਮਗਰੋ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਉੱਡ ਰਹੀਆਂ ਸਨ । ਕਈ ਤਰ੍ਹਾਂ 
ਦੀਆਂ ਭਵਿੱਖਵਾਣੀਆਂ ਕੀਤੀਆਂ ਜਾ ਰਹੀਆਂ ਸਨ । ਗੱਲ ਕੀ ਘਰ-ਘਰ ਇਸੇ 
ਗੱਲ ਦਾ ਚਰਚਾ ਹੋ ਰਿਹਾ ਸੀ । ਟਰੈਵਲਨ ਆਪਣੇ ਵਿਚਾਰ ਖੋਸ਼ ਕਰਦਿਆਂ ਕਹਿੰਦਾ 
ਹੈ “ਬੇਸ਼ਕ ਕੋਈ ਗੁਪਤ ਸ਼ਕਤੀ ਪ੍ਰਾਪੋਗੈਡਾ ਕਰ ਰਹੀ ਸੀ ਪਰ ਇਹ ਅਹਿਸਾਸ 
ਸਭ ਨੂੰ ਹੋ ਚੁਕਿਆ ਸੀ ਕਿ ਕੋਈ ਮੁਸੀਬਤ ਜ਼ਰੂਰੀ ਆਉਣ ਵਾਲੀ ਹੈ, ਕੋਈ 
ਐਸੀ ਅਣਹੋਣੀ ਹੋਣ ਵਾਲੀ ਹੈ, ਜੋ ਪਹਿਲਾਂ ਕਦੋ ਨਹੀ“ ਸੀ ਹੋਈ'' ।$ ਇਹ 
ਭਵਿੱਖਵਾਣੀ ਤਾ ਬਹੁਤ ਪਹਿਲਾਂ ਹੋ ਚੁੱਕੀ ਸੀ ਕਿ ਪਲਾਸੀ ਦੀ ਲੜਾਈ ਨੇ ਸੋਵੇ' 
ਸਾਲ ਕੋਪਨੀ ਦਾ ਸ਼ਾਸਨ ਖ਼ਤਮ ਹੋ ਜਾਵੇਗਾ ਅਤੇ ਇਹੀ ਸੌਵਾਂ ਸਾਲ ਸੀ । 

ਇਸੇ ਹੀ ਸੰਵੇਂ' ਸਾਲ ਵਿਚ ਦਿੱਲੀ ਦੇ ਕਿਲ੍ਹੇ ਤੋ ਮੁਸਲਮਾਨਾਂ ਦੇ ਨਾਮ ਇਕ 
ਫ਼ਰਮਾਨ ਜਾਰੀ ਹੋਇਆ, ਜਿਸ ਵਿਚ ਉਹਨਾਂ ਨੂੰ ਹੁਕਮ ਦਿਤਾ ਗਿਆ ਕਿ 'ਉਹ ਆਪਣੇ 
ਸਾਰੇ ਜਲਸੇ ਜਲੂਸਾਂ ਵਿਚ ਮਰਸੀਆਂ ਜ਼ਰੂਰ ਪੜ੍ਹਿਆ ਕਰਨ । ਜਿਸ ਵਿਚ ਅੰਗਰੇਜ 
ਹਾਕਿਮ, ਉਹਨਾਂ ਦੇ ਟੋਪ ਅਤੇ ਉਹਨਾਂ ਦੇ ਦੇਸ ਦਾ ਮਾਤਮ ਕਰਿਆ ਕਰਨ'' ।$ 


ਤੂਫ਼ਾਨ ਦਾ ਪਹਿਲ ਝਟਕ” : 

ਦਸ ਮਈ ਨੂੰ ਮੋਰਠ ਤੇ ਹਮਲਾ ਕੀਤਾ ਗਿਆ । 11 ਤਾਰੀਖ ਨੂੰ ਦਿੱਲੀ ਤੇ 
ਬਾਗ਼ੀਆਂ ਦਾ ਕਬਜਾ ਹੋ ਗਿਆ । ਬਗ਼ਾਵਤ ਦੀ ਖ਼ਬਰ 14 ਤਾਰੀਖ ਨੂੰ ਕਾਨਪੁਰ 
ਪੁੱਜੀ । ਵੀਲਰ ਨੂੰ ਇਹ ਖ਼ਬਰ ਸੁਣ ਕੇ ਜੇ ਕੋਈ ਪਰੇਸ਼ਾਨੀ ਹੋਈ ਵੀ ਤਾਂ ਉਸ ਨੇ 
ਉਸ ਨੂੰ ਜ਼ਾਹਿਰ ਨਹੀਂ” ਕੀਤਾ । ਉਹਨਾਂ ਦੇ ਸਿਪਾਹੀਆਂ ਵਲੋ ਬਾਹਰੀ ਤੌਰ ਤੇ 
ਕੋਈ ਪਰੇਸ਼ਾਨੀ ਜਾਂ ਬੇਚੈਨੀ ਦਾ ਚਿੰਨ੍ਹ ਤੱਕ ਨਜਰ ਨਹੀਂ ਸੀ ਆ ਰਿਹਾ । 18 ਤਾਰੀਖ 
ਨੂੰ ਉਸ ਨੇ (ਵੀਲਰ ਨੇ) ਕਾਨਪੁਰ ਦੇ ਗਵਰਨਰ ਦੇ ਨਾਮ ਆਪਣਾ ਸ਼ੂਚਨਾ ਪੱਤਰ 
ਵਿਚ ਲਿਖ ਭੇਜਿਆ ਕਿ “ਇਥੋਂ ਬਿਲਕੁਲ ਸ਼ਾਂਤੀ ਹੈ ।'' 

ਪਰ ਉਸ ਦੀ ਪਰੇਸ਼ਾਨੀ ਦਾ ਕਾਰਨ ਗੌਰਮਿੰਟ ਵਲੋ ਭੇਜੀ ਗਈ ਉਹ ਤਾਰ 


1. ਉਹੀ; ਪੰਨਾ 16. 
2. ਉਹੀ; ਪੰਨਾ 16. 
3. ਉਹੀ । 


20 ਤਾਂਤੀਆ ਤੋਪੇ 


ਸੀ, ਜਿਸ ਵਿਚ ਕਿਹਾ ਗਿਆ ਸੀ ਕਿ ਇਥੋ ਜੋ ਯੂਰਪੀਅਨ ਫ਼ੌਜ ਰਵਾਨਾ ਕੀਤੀ 
ਜਾ ਚਹੀ ਹੈ, ਉਸ ਦੇ ਰਹਿਣ ਦਾ ਪ੍ਰਬੋਧ ਕੀਤਾ ਜਾਵੇ । ਉਸ ਨੂੰ ਇਸ ਗੱਲ ਦਾ 
ਡਰ ਸੀ ਕਿ ਜੋ ਯੂਰਪੀਅਨ ਫ਼ੌਜ ਦੇ ਆਉਣ ਦੀ ਖ਼ਬਰ ਫੈਲ ਗਈ ਤਾੰ ਉਥੋਂ” ਦੇ 
ਦੋਸੀ ਸਿਪਾਹੀ ਸਮਝ ਜਾਣਗੇ ਕਿ ਉਹਨਾਂ ਦੀ ਵਫ਼ਾਦਾਰੀ ਤੇ ਸ਼ੱਕ ਕੀਤਾ ਜਾ 
ਰਿਹਾ ਹੈ ਤੇ ਉਹ ਚੌਕੈਨੇ ਹੋ ਜਾਣਗੇ । 21 ਮਈ ਨੂੰ ਜਦ 31 ਕੈਵੇਲਰੀ ਦੇ ਦਸਤੇ 
ਵਿਚ ਇਹ ਅਫ਼ਵਾਹ ਫੈਲੀ ਕਿ ਉਹਨਾਂ ਦੇ ਹਥਿਆਰ ਅਤੇ ਘੌੜੇ ਖੋਹ ਲਏ 
ਜਾਣਗੇ ਤਾਂ ਦਸਤੇ ਦੇ ਸਿਪਾਹੀਆਂ ਵਿਚ ਹਲਚਲ ਪੌਦਾ ਹੋ ਗਈ ਅਤੇਂ ਇਹ 
ਖ਼ਤਰਾ ਵੀ ਪੈਦਾ ਹੋ ਗਿਆ ਕਿ ਇਹ ਦਸਤਾ ਕਿਸੇ ਵੀ ਸਮੇ' ਬਗ਼ਾਵਤ ਕਰ ਸਕਦਾ 
ਹੈ । ਵਾਕਈ ਦੂਜੇ ਦਿਨ 55 ਯੂਰਪੀਅਨ ਅਫ਼ਸਰਾਂ ਅਤੇ 140 ਸਵਾਰਾਂ ਦਾ ਇਕ 
ਦਸਤਾ ਲਖਨਉ ਤੋ" ਇਥੋਂ ਪੁੱਜ ਗਿਆ ਪਰ ਉਹਨਾਂ ਦੀ ਗਿਣਤੀ ਕੋਈ ਏਨੀ 
ਜ਼ਿਆਦਾ ਨਹੀ” ਸੀ ਕਿ ਦੇਸੀ ਸਿਪਾਹੀ ਉਹਨਾਂ ਤੋ ਡਰਢੇ, ਇਹੀ ਕਾਰਨ ਸੰ 
ਕਿ ਉਹਨਾਂ ਦੇ ਆਉਣ ਤੇ ਵੀ ਸ਼ਾਂਤੀ ਬਣੀ ਰਹੀ । ਪਰ ਫ਼ੌਜ ਵਿਚ ਤਣਾਓ ਉਸੇ ਤਰ੍ਹਾਂ 
ਕਾਇਮ ਰਿਹਾ । ਦੋਵੇਂ ਇਕ ਦੂਜੇ ਦੀਆਂ ਨੀਅਤਾਂ ਤੇ ਸ਼ਕ ਕਰਦੇ ਰਹੋ । ਯੂਰਪੀਅਨ 
ਅਫ਼ਸਰਾਂ ਨੂੰ ਡਰ ਸੀ ਕਿ ਇਥੋਂ ਵੀ ਮੋਰਠ ਅਤੇ ਦਿੱਲੀ ਵਰਗੀ ਹਾਲਤ ਪੈਦਾ ਨਾ 
ਹੋ ਜਾਵੇ । ਉਧਰ ਦੇਸੀ ਸਿਪਾਹੀ ਇਕ ਦੂਜੇਂ ਨੂੰ ਹੁਸ਼ਿਆਰ ਕਰ ਰਹੇਂ ਸਨ ਤੇ ਕਹਿ 
ਸਨ ਕਿ ਸਾਹਿਬ ਲੋਕਾਂ ਦੀ ਨੀਅਤ ਠੀਕ ਨਹੀ" ਜਾਪਦੀ । ਉਹ ਦੇਖ ਰੋਹੇ ਸਨ ਕਿ 
ਵੀਲਰ ਅੰਦਰ ਹੀ ਅੰਦਰ ਹਰ ਕਿਸਮ ਦੀ ਮੁਸੀਬਤ ਦਾ ਸਾਹਮਣਾ ਕਰਨ ਦੀਆਂ 
ਤਿਆਰੀਆਂ ਕਰ ਰਿਹ ਸੀ । ਯੂਰਪੀਅਨ ਅਫ਼ਸਰਾਂ ਦੇ ਠਹਿਰਨ ਦਾ ਇੰਤਜ਼ਾਮ 
ਐਸੀ ਥਾਂ ਤੇ ਕੀਤਾ ਜਾ ਰਿਹਾ ਸੀ, ਜਿਥੇ ਚੌਹੀ” ਪਾਸੀ" ਕਿਲ੍ਹਾ ਬੇਦੀ ਸੀ । ਖ਼ਜ਼ਾਨੇ 
ਅਤੇ ਬਰੂਦਖਾਨੇ ਤੋ" ਦੇਸੀ ਸਿਪਾਹੀਆਂ ਦਾ ਪਹਿਰਾ ਹਟਾ ਕੇ ਉਹਨਾਂ ਦੀ ਥਾਵੇ' 
ਅੰਗਰੇਜੀ ਪਹਿਰੇਦਾਰਾਂ ਨੂੰ ਤੈਨਾਤ ਕਰ ਦਿਤਾ ਸੀ । ਇਹਨਾਂ ਸਾਰੀਆਂ ਗੱਲਾਂ ਤੋ` 


ਜਾਪਦਾ ਸੀ ਕਿ ਉਂਹਨਾਂ ਦੀ ਵਫ਼ਾਦਾਰੀ ਤੇ ਸ਼ੋਕ ਕੀਤਾ ਜਾ ਰਿਹਾ ਹੈ ਤੇ ਇਸੋ ਗੱਲ ਨੇ 
ਉਹਨਾਂ ਦੇ ਦਿਲਾਂ ਵਿਚ ਗੁੱਸਾ ਪੈਦਾ ਕਰ ਦਿਤਾ । 


ਤਣਾਓ ਦਾ ਵਧਣਾ : 

ਬਦਕਿਸਮਤ ਨਾਲ ਸੜਿਆ ਹੋਇਆ ਆਟਾ ਬਾਜ਼ਾਰ ਵਿਚ ਆ ਗਿਆ ਤੇ 
ਆਪਣੀ ਕੀਮਤ ਤੋ“ ਘੱਟ ਭਾਅ ਤੇ ਵਿਕਣ ਲਗ ਪਿਆ । ਇਸ ਆਟੇ ਦਾ ਬਾਜ਼ਾਰ 
ਵਿਚ ਵਿਕਣਾ ਸੀ ਕਿ ਇਹ ਅਫ਼ਵਾਹ ਜੈਗਲ ਦੀ ਅੱਗ ਵਾਂਗ ਫੈਲ ਗਈ ਕਿ ਇਸ 
ਆਟੇ ਵਿਚ ਗਾਂ ਅਤੇ ਸ਼ੂਅਰਾਂ ਦੀਆਂ ਪਿਸੀਆਂ ਹੋਈਆਂ ਹੱਡੀਆਂ ਦੀ ਮਿਲਾਵਟ ਹੈ । 
ਇਸ ਅਫ਼ਵਾਹ ਨਾਲ ਸਿਪਾਹੀਆਂ ਵਿਚ ਹਲਚਲ ਪੈਦਾ ਹੋ ਗਈ । ਇਹਨਾਂ ਅਫ਼ਵਾਹਾਂ 
ਦੇ ਬੇਬੁਨਿਆਦ ਸਾਬਿਤ ਹੌਣ ਮਗਰੋਂ ਵੀ ਉਹਨਾਂ ਨੂੰ ਯਕੀਨ ਨਾ ਆਇਆ । 

ਇਸ ਹਾਲਤ ਵਿਚ ਰਹਿਣਾ ਯੂਰਪੀਅਨ ਅਫ਼ਸਰਾਂ ਲਈ ਬੜਾ ਮੁਸ਼ਕਿਲ ਹੋ 
ਗਿਆ । ਉਹਨਾਂ ਨੂੰ ਹਰ ਵੇਲੋਂ ਇਹ ਡਰ ਲਗਿਆ ਰਹਿੰਦਾ ਕਿ ਪਤਾ ਨਹੀਂ ਕਿਹੜੇ 
ਵੱਲੋਂ ਕੀ ਹੋ ਜਾਵੇ ! ਥੋੜ੍ਹੀ ਜਿਹੀ ਆਵਾਜ਼ ਨਾਲ ਬੱਘੀਆਂ, ਪਾਲਕੀਆਂ ਤੇ ਦੂਜੇ 


ਬਾਰੂਦ ਦੇ ਢੇਰ 'ਤੇ 21 


ਕਿਸਮ ਦੀਆਂ ਸਵਾਰੀਆਂ ਯੂਰਪੀਅਨ ਫ਼ੌਜ ਦੇ ਅਹਾੜੇ ਵਿਚ ਪੁੱਜ ਜਾਂਦੀਆਂ । 
ਲੇਖਕਾਂ, ਵਪਾਰੀਆਂ, ਔਰਤਾਂ, ਨੌਕਰਾਣੀਆਂ, ਬੱਚਿਆਂ ਅਤੇ ਅਫ਼ਸਰਾਂ ਨੂੰ ਲਿਆ ਕੇ 
ਸੁਰਖਿਅਤ ਠਿਕਾਣਿਆਂ ਤੇ ਪੁਚਾਇਆ ਜਾਂਦਾ । ਜਦ ਅਫ਼ਵਾਹ ਦਾ ਖੰਡਨ ਹੋ ਜਾਂਦਾ 
ਤੇ ਇਹ ਲੋਕੀ ਘਰ ਪਰਤ ਜਾਇਆ ਕਰਦੇ ਸਨ । 


ਨਾਨ ਦਾ ਮਦਦ ਦੇਣਾ : 

ਜਦ ਤਣਾਓ ਬਹੁਤ ਜ਼ਿਆਦਾ ਵੱਧ ਗਿਆ ਤਾਂ ਕਾਨਪੁਰ ਦੇ ਅਫ਼ਸਰਾਂ ਨੇ ਨਾਨਾ 
ਕੋਲੋ“ ਸਹਾਇਤਾ ਮੰਗੀ । ਨ.ਨਾ ਸਾਹਿਬ ਝੱਟ ਹੀ 300 ਸਿਪਾਹੀ ਅਤੇ ਦੋ ਤੋਪਾਂ ਲੈ ਕੇ 
ਤਾਂਤੀਆ ਨਾਲ ਕਾਨਪੁਰ ਪੁੱਜ ਗਿਆ । ਉਸ ਨੂੰ ਛਾਉਣੀ ਤੋ` ਪੰਜ ਮੀਲ ਦੂਰ 
ਨਵਾਬਗੈਜ ਦੇ ਖ਼ਜਾਨੇ ਦੀ ਸੁਰਖਿਆ ਲਈ ਤੈਨਾਤ ਕਰ ਦਿਤਾ ਗਿਆ । 

ਇਸ ਗੱਲ ਬਾਰੇ ਇਤਿਹਾਸਕਾਰਾਂ ਵਿਚਕਾਰ ਮਤਭੇਦ ਹੈ ਕਿ ਨਾਨਾ ਕੋਲੋ” 
ਮਦਦ ਮੰਗੀ ਗਈ ਸੀ ਜਾਂ ਉਸ ਨੇ ਖ਼ੁਦ ਕੀਤੀ ਸੀ । ਕਮਿਸ਼ਨਰ ਦੇ ਦਫ਼ਤਰ ਦੇ 
ਇਕ ਯੂਰਪੀਅਨ ਕਲਰਕ ਸੈਫਰਡ ਦਾ ਖ਼ਿਆਲ ਹੈ ਕਿ ਨਾਨਾ ਨੇ ਮਦਦ ਖ਼ੁਦ ਹੀ 
ਦਿਤੀ ਸੀ ਪਰ ਮਾਬਰੇ ਥਾਮਸਨ, ਜੋ ਸਤੀ ਚੌਰਾ ਘਾਟ ਦੇ ਕਤਲੇਆਮ ਤੋ ਬੱਚ 
ਨਿਕਲਿਆ ਸੀ, ਕਹਿੰਦਾ ਹੈ ਕਿ ਨਾਨਾ ਨੇ ਮਦਦ ਆਪ ਨਹੀ ਸੀ ਦਿਤੀ ਬਲਕਿ 
ਸਰ ਹਿਓ ਵੀਲਰ ਨਾਲ ਸਲਾਹ ਕਰਕੇ ਮਿਸਟਰ ਹੈਲਰਡਸਨ ਨੇ ਕਿਸੀ ਆਦਮੀ ਨੂੰ 
'ਬੋਦਰ' ਭੇਜ ਕੇ ਨਾਨਾ ਨੂੰ ਖ਼ੁਦ ਮਦਦ ਲਈ ਬੁਲਵਾਇਆ ਸੀ । ਥਾਮਸਨ ਦਾ 
ਬਿਆਨ ਜ਼ਿਆਦਾ ਦਮ ਵਾਲਾ ਜਾਪਦਾ ਹੈ ਕਿਉਕਿ ਥਾਮਸਨ ਇਕ ਕਮਿਸ਼ਨਰ 
ਫ਼ੌਜੀ ਅਫ਼ਸਰ ਸੀ ਤੇ ਇਸੇ ਲਈ ਉਸ ਦੀ ਪਹੁੰਚ ਜ਼ਿਲੇ ਦੇ ਅਧਿਕਾਰੀ ਅਤੇ ਫ਼ੌਜ ਦੇ 
ਕਪਤਾਨ ਦੋਹਾਂ ਤੱਕ ਸੀ । ਥਾਮਸਨ ਦੇ ਇਸ ਬਿਆਨ ਦੀ ਹਿਮਾਇਤ ਤਾਂਤੀਆ ਦੇ 
ਆਖ਼ਰੀ ਬਿਆਨ ਤੋਂ` ਵੀ ਹੁੰਦੀ ਹੈ, ਜਿਸ ਵਿਚ ਤਾਂਤੀਆ ਨੇ ਦਸਿਆ ਸੀ ਕਿ 
ਹੈਲਰਡਸਨ ਨੇ ਨਾਨਾ ਸਾਹਿਬ ਨੂੰ ਖ਼ਤ ਲਿਖਿਆ ਸੀ ਕਿ ਉਹ ਆਪਣੇ ਸਿਪਾਹੀ ਲੈ ਕੇ 
ਆ ਜਾਣ ਅਤੇ ਖ਼ਜ਼ਾਨੇ ਦੀ ਹਿਫ਼ਾਜ਼ਤ ਕਰਨ । ਤਾਂਤੀਆ ਵੀ ਨਾਨਾ ਸਾਹਿਬ ਦੇ 
ਨਾਲ ਹੀ ਸੀ । ਜਦ ਉਹ ਉੱਥੋਂ ਪੁੱਜੋ ਤਾਂ ਜ਼ਿਲਾ-ਅਧਿਕਾਰੀ ਨੇ ਕਿਹਾ ਕਿ ਬੜਾ 
ਚੋਗਾ ਹੋਇਆ ਕਿ ਤੁਸੀ` ਲੋਕੀ ਆ ਗਏ ਕਿਉਕਿ ਸਿਪਾਹੀ ਹੁਕਮ ਨਹੀ' ਮੰਨ ਰਹੇ । 
ਇਹ ਕਿੱਸਾ 22 ਮਈ ਦਾ ਹੈ । 


ਵੀਲਰ ਵਲੋ” ਪੁਆਈ ਜਾਣ ਵਾਲੀ ਖਾਈ ਬੇਦੀ : 

23 ਮਈ ਨੂੰ ਸਾਰੀਆਂ ਯੂਰਪੀਅਨ ਔਰਤਾਂ, ਬੱਚੇ ਅਤੇ ਹੋਰ ਦੂਜੋ ਗ਼ੈਰ-ਫ਼ੌਜੀ 
ਯੂਰਪੀਅਨ ਨਾਗਰਿਕ ਐਸੀਆਂ ਇਮਾਰਤਾਂ ਵਿਚ ਪੁਚਾ ਦਿਤੇ ਗਏ, ਜਿਸ ਦੇ ਚੌਹੀ" 
ਪਾਸੀ” ਦੀਵਾਰਾਂ ਸਨ । ਦੇਸ਼ ਦੇ ਸਿਪਾਹੀਆਂ ਨੂੰ ਇਸ ਪਨਾਹਗਾਹ ਬਨਣ ਤੇ ਬਹੁਤ 
ਗੁੱਸਾ ਸੀ ਕਿਉ'ਕਿ ਇਸ ਤੋ" ਇਹ ਸਾਬਿਤ ਹੁੰਦਾ ਸੀ ਕਿ ਗੋਰਿਆਂ ਨੂੰ ਉਹਨਾਂ ਤੇ 
ਭਰੋਸਾ ਨਹੀ” ਰਿਹਾ । ਇਹ ਪਨਾਰਗਾਹ ਦੋ ਜਾਂ ਇਕ ਮੰਜ਼ਲਾ ਬੈਰਿਕਾਂ ਤੇ ਬਣੀ 
ਹੋਈ ਸੀ । ਜਿਹਨਾਂ ਵਿਚੋਂ ਇਕ ਦੀ ਛੱਤ ਘਾਹ-ਫੂਸ ਦੀ ਬਣੀ ਹੋਈ ਸੀ, ਇਸ ਨੂੰ 


22 ਤਾਂਤੀਆ ਤੋਪੇ 


ਪਨਾਹਗਾਹ ਆਖਣਾ ਹੀ ਗ਼ਲਤ ਸੀ ਕਿਉਂਕਿ ਇਸ ਦੀ ਇਮਾਰਤ ਅਤੇ ਅਹਾਤਾ 
ਬਹੁਤ ਹੀ ਕਮਜ਼ੋਰ ਸੀ । ਅਸਲ ਵਿਚ ਇਹ ਇਮਾਰਤ ਛੱਤੀ-ਛੋਤੀ ਵਿਚ 
ਯੂਰਪੀਅਨਾਂ ਨੂੰ ਅਚਾਨਕ ਹਮਲੇ ਤੋ` ਬਚਣ ਲਈ ਬਣਾਉਣੀ ਪਈ ਸ) । ਇਸ ਦੇ 
ਸਾਹਮਣੇ ਖ਼ੰਦਕ (ਕਿਲ੍ਹੇ ਦੇ ਆਲੋ-ਦੁਆਲੇ ਉਹ ਖਾਈਆਂ, ਜਿਹਨਾਂ ਵਿਚ ਕਿਲ੍ਹੇ ਦੀ 
ਸੁਰਖਿਆ ਲਈ ਅੱਗ ਬਲਦੀ ਰਹਿੰਦੀ ਹੈ) ਬਣਾਈ ਗਈ, ਉਹ ਵੀ ਜ਼ਿਆਦਾ 
ਗਹਿਰੀ ਨਹੀ` ਸੀ । ਉਸ ਦੀ ਚਾਰ ਦੀਵਾਰੀ ਵੀ ਮਜ਼ਬੂਤ ਨਹੀ” ਸੀ ਤੇ ਨਾ ਹੀ 
ਉੱਚੀ । ਇਸੇ ਕਰਕੇ ਇਸ ਦਾ ਨਾਮ ਅਜੀਮੁੱਲਾ ਨੇ “ਮਾਯੂਸੀ ਦਾ ਕਿਲ੍ਹਾ 
ਰਖਿਆ ਸੀ । 

ਮਈ ਦੇ ਆਖ਼ਿਰੀ ਦਿਨਾਂ ਵਿਚ ਕਾਨਪੁਰ ਦੀ ਹਾਲਤ ਇਹ ਸੀ ਕਿ ਤਨਾਉ 
ਬਰਾਬਰ ਵਧ ਰਿਹਾ ਸੀ । ਅੰਗਰੇਜ਼ ਅਤੇ ਹਿੰਦੂਸਤਾਨ ਸਿਪਾਹੀ ਇਕ ਦੂਜੇ ਉਤੇ 
ਸ਼ੱਕ ਕਰ ਰਹੋ ਸਨ 1 ਕਾਨਪੂਰ ਇਕ ਐਸੋ ਜਵਾਲਾਮੁਖੀ ਦੇ ਮੂੰਹ ਤੇ ਬੈਠਾ 
ਹੋਇਆ ਸੀ ਜੋ ਕਿਸੇ ਵੇਲੇ ਵੀ ਫੱਟ ਕੇ ਸਾਰੇ ਸ਼ਹਿਰ ਨੂੰ ਆਪਣੀ ਲਪੇਟ ਵਿਚ 
ਲੈ ਸਕਦਾ ਸੀ । 


5. ਕਾਨਪੁਰ ਦੀ ਬਗ਼ਾਵਤ 


ਆਖਿਰ ਉਹ ਵੇਲਾ ਵੀ ਆ ਗਿਆ, ਜਿਸ ਦਾ ਡਰ ਸੀ। ਕਿਸੀ ਅੰਗਰੇਜ਼ 
ਅਫ਼ਸਰ ਨੇ ਨਸ਼ੇ ਵਿਚ ਘੁੜਸਵਾਰ ਸੈਨਾ ਦੇ ਦੂਜੇ ਦਸਤੇ ਦੀ ਇਕ ਗਸ਼ਤੀ ਟੁਕੜੀ ਤੇ 
ਗੋਲੀ ਚਲਾ ਦਿਤੀ । ਇਸ ਅੰਗਰੇਜ਼ ਦਾ ਕੋਰਟ ਮਾਰਸ਼ਲ ਹੋ ਗਿਆ ਪਰ ਇਸ ਨੂੰ 
ਬਾਅਦ ਵਿਚ ਬਰੀ ਕਰ ਦਿਤਾ ਗਿਆਂ । ਉਸ ਨੂੰ ਇਸ ਬਿਨਾ ਤੇ ਰਿਹਾ ਕੀਤਾ 
ਗਿਆ ਕਿ ਉਸ ਤੋ ਇਹ ਜੁਰਮ ਇਕ ਐਸੀ ਦਿਮਾਗੀ ਹਾਲਤ ਦੌਰਾਨ ਹੋਇਆ ਜਦ 
ਉਹ ਆਪਣੀ ਪੂਰੀ ਹੋਸ਼ ਵਿਚ ਨਹੀਂ ਸੀ । ਅੰਗਰੇਜ਼ ਅਫ਼ਸਰ ਨੂੰ ਇੰਜ ਮਾਫ਼ ਕਰਨਾ 
ਦੇਸੀ ਸਿਪਾਹੀਆਂ ਨੂੰ ਭੜਕਾਣ ਲਈ ਇਕ ਬਹਾਨਾ ਸਾਬਿਤ ਹੋਇਆ । ਉਹਨਾਂ ਦਾ 
ਖ਼ਿਆਲ ਸੀ ਕਿ ਉਸ ਅੰਗਰੇਜ਼ ਨੂੰ ਇਸ ਕਰਕੇਂ ਮਾਫ਼ ਕੀਤਾ ਗਿਆ ਹੈ ਕਿਉਕਿ ਉਹ 
ਉਹਨਾਂ ਦੀ ਕੌਮ ਦਾ ਆਦਮੀ ਸੀ ਪਰ ਜੋ ਕਿਸੇ ਹਿੰਦੁਸਤਾਨੀ ਸਿਪਾਹੀ ਨੋ ਇਸ ਤਰ੍ਹਾਂ 
ਕਿਸੇ ਗੌਰੇ ਤੇ ਗੋਲੀ ਚਲਾ ਦਿਤੀ ਹੁੰਦੀ ਤਾਂ ਉਸ ਨੂੰ ਸਿੱਧਾ ਫ਼ਾਂਸੀ ਤੋਂ ਲਟਕਾ 
ਦਿਤਾ ਜਾਣਾ ਸੰ । ਉਹ ਖੁੱਲ੍ਹ ਆਮ ਗੁੱਸੋ ਵਿਚ ਇਹ ਕਹਿੰਦੇ ਸਨ ਕਿ ਇੰਜ ਵੀ 
ਹੋਂ ਸਕਦਾ ਹੈ ਕਿ ਕਿਸੇਂ ਵੋਲੋਂ ਵੀ ਉਹਨਾਂ ਦੀਆਂ ਬੈਦੂਕਾਂ ਚਲ ਜਾਣ । ਸਿਪਾਹੀ 
ਸਭ ਕੁਝ ਜਾਣਦੇ ਸਨ, ਪਰ ਹਾਲੇ ਤੱਕ ਖ਼ਾਮੌਸ਼ ਸਨ । ਗੋਰੇ ਅਫ਼ਸਰਾਂ ਤੋ ਇਹਨਾਂ ਦਾ 
ਰਿਸ਼ਤਾ ਤਕਰੀਬਨ ਟੁੱਟ ਚੁਕਿਆ ਸੀ । 

3 ਜੂਨ ਨੂੰ ਵੀਲਰ ਦੇ ਜਾਸੂਸ ਇਹ ਖ਼ਬਰ ਲਿਆਏ ਕਿ ਬਗ਼ਾਵਤ ਹੋਣ ਹੀ 
ਵਾਲੀ ਹੈ । ਯੂਰਪੀਅਨ ਲੋਕਾਂ ਨੂੰ ਸੁਰਖਿਅਤ ਥਾਵਾਂ ਤੇ ਪੁਚਾਣ ਦਾ ਹੁਕਮ ਦੇ 
ਦਿਤਾ ਗਿਆ ਅਤੇ ਬੈਰਿਕਾਂ ਵਿਚ ਇਕ ਮਹੀਨੇ ਦੀ ਰਸਦ ਜਮ੍ਹਾਂ ਕਰ ਲਈ ਗਈ । 
ਖ਼ਜ਼ਾਨੇ ਵਿਚੋ" ਇਕ ਲੱਖ ਰੁਪਏ ਵੀ ਮੰਗਵਾ ਕੇ ਰਖ ਲਏ ਗਏ । 

4 ਜੂਨ ਨੂੰ ਦੂਜੇ ਘੁੜਸਵਾਰ ਦਸਤੋਂ ਨੋ ਬਗ਼ਾਵਤ ਕਰ ਦਿਤੀ । ਪਹਿਲੀ ਪੋਦਲ 
ਸੈਨਾ ਦੀ ਟੁਕੜੀ ਵੀ ਉਹਨਾਂ ਨਾਲ ਮਿਲ ਗਈ । 56ਵੇ' ਦਸਤੇ ਦੀ ਵਾਰੀ ਸੀ । 
53ਵੇ' ਦਸਤੇ ਨੇ ਹੁਣ ਤੱਕ ਬਗ਼ਾਵਤ ਨਹੀ” ਸੀ ਕੀਤੀ, ਉਹ ਹਾਲੇ ਤੱਕ ਵੀ 
ਅੰਗਰੇਜ਼ਾਂ ਦੇ ਹੁਕਮ ਦਾ ਪਾਲਣ ਕਰ ਰਹੀ ਸੀ । ਪਰ ਇਕ ਦਿਨ ਕਿਸੇ ਨੇ ਗ਼ਲਤੀ 
ਨਾਲ ਉਹਨਾਂ 'ਤੇ ਗੋਲੀ ਚਲਾ ਦਿਤੀ । ਥਾਮਸਨ ਅਨ੍ਸਾਰ “ਇਹ ਲੌਕ ਆਪਣੀਆਂ 


॥4 ਤਾਂਤੀਆ ਭੋਪੇ 


ਬੈਰਿਕਾਂ ਵਿਚ ਸ਼ਾਂਤੀ ਨਾਲ ਖਾਣਾ ਬਣਾ ਰਹੇ ਸਨ ਕਿ ਅਚਾਨਕ ਵੀਲਰ ਦੇ 
ਹੁਕਮ ਤੋਂ _ਤੋਪਖ਼ਾਨੇ ਨੇ ਗੋਲੀਆਂ _ਬਰਸਾਉਣੀਆਂ ਸ਼ੁਰੂ ਕਰ ਦਿਤੀਆਂ ਤੋਂ 
ਨੌਂ ਖੱਡ ਦੀਆਂ ਤੋਪਾਂ ਨੇ ਉਹਨਾਂ ਨੂੰ ਸਾਡੇ ਕੋਲੋ" ਦੂਰ ਭੱਜਣ ਲਈ ਮਜਬੂਰ 
ਕਰ ਦਿਤਾ ।'” 


ਨਾਨਾ ਦਾ ਲੀਡਰੀ ਸਭਾਲਨ' : 

ਜਿਵੇ' ਕਿ ਉਮੀਦ ਸੀ ਬਗ਼ਾਵਤ ਕਰਨ ਵਾਲੇ 'ਸਿਪਾਹੀਆਂ ਨੇ ਨਵਾਬਗੈਜ ਦੇ 
ਖ਼ਜ਼ਾਨੇ (ਨਵਾਬਗੈਜ) ਵਲ ਕੂਚ ਕਰ ਦਿਤਾ । ਖ਼ਜ਼ਾਨੇ ਤੇ ਨਾਨਾ ਸਾਹਿਬ ਦਾ ਪਹਿਰਾ 
ਸੀ । ਇਹਨਾਂ ਬਾਗ਼ੀਆਂ ਦੇ ਉਥੇ ਪੁੱਜਦੇ ਹੀ ਨਾਨਾ ਉਹਨਾਂ ਨਾਲ ਮਿਲ ਗਿਆ 
ਅਤੇ ਖ਼ਜ਼ਾਨੇ ਦੀ ਰਕਮ ਬਾਗ਼ੀ ਸਿਪਾਹੀਆਂ ਵਿਚ ਵੈਡ ਦਿਤੀ । ਬਾਗ਼ੀਆਂ ਨੇ 
ਕੈਦਖ਼ਾਨਿਆਂ ਵਿਚ ਬੇਦ ਕੈਦੀਆਂ ਨੂੰ ਵੀ ਆਜ਼ਾਦ ਕਰ ਦਿਤਾ ਅਤੇ ਅਸਲੌਖ਼ਾਨੇ ਤੇ 
ਹਮਲਾ ਕਰਕੇ ਗੋਲਾ-ਬਾਰੂਦ ਅਤੇ ਹੋਰ ਹਥਿਆਰਾਂ ਤੇ ਕਬਜ਼ਾ ਕਰ ਲਿਆ । ਫਿਰ 
ਦਿੱਲੀ ਵਲ ਰਵਾਨਾ ਹੋ ਗਏ । 5 ਜੂਨ ਨੂੰ ਕਲਿਆਣਪੁਰ ਵਿਚ ਪਹਿਲਾ ਪੜਾਓ 
ਕੀਤਾ । ਇਹਨਾਂ ਬਾਗ਼ੀਆਂ ਦੇ `ਦਿੱਲੀ ਚਲੇਂ ਜਾਣ ਮਗਰੋ ਯਕੀਨਨ ਹੀ ਵੀਲਰ ਨੂੰ 
ਸੁੱਖ ਦਾ ਸਾਹ ਆਇਆ ਹੋਵੇਗਾ । ਉਸ ਨੂੰ ਪਹਿਲਾਂ ਹੀ ਇਹੀ ਉਮੀਦ ਸੀ ਕਿ 
ਦੂਜੀਆਂ ਜਗ੍ਹਾਵਾਂ ਦੇ ਬਾਗ਼ੀਆਂ ਵਾਂਗ ਇਥੋਂ ਦੇ ਬਾਗ਼ੀ ਵੀ 'ਦਿੱਲੀ ਚਲੋ ਦਾ 
ਨਾਹਰਾ ਲਗਾਣਗੇ । ਪਰ ਉਸ ਦੀ ਇਹ ਉਮੀਦ ਥੋੜ੍ਹੀ ਦੇਰ ਲਈ ਹੀ ਕਾਇਮ ਰਹੀ 
ਕਿਉ'ਕਿ ਦੂਜੇ ਦਿਨ ਹੀ ਬਾਗ਼ੀ ਸਿਪਾਹੀ ਅਤੇ ਨਾਨਾ ਸਾਹਿਬ ਨੇ ਡਰੇ ਹੋਏ 
ਜਰਨੈਲ ਨੂੰ ਖ਼ਬਰ ਭਿਜਵਾ ਦਿਤੀ ਕਿ ਬਾਗ਼ੀ ਉਸ ਦੀ ਪਨਾਹਗਾਹ 'ਤੇ ਹਮਲਾ 
ਕਰਨ ਵਾਲੇ ਹਨ । 

ਕਲਿਆਣਖਪੁਰ ਤੋ ਸਿਪਾਹੀ ਵਾਪਿਸ ਕਿੰਜ ਆ ਗਏ ? ਨਾਨਾ ਨੇ ਆਖ਼ਿਰ 
ਇਹ ਕਲਾਬਾਜ਼ੀ ਕਿਉ” ਖਾਧੀ ? ਕੀ ਉਹ ਪਹਿਲਾਂ ਤੋਂ ਹੀ ਸੋਚੇ ਸਮਝੇ ਮਨਸੂਬੇ ਤੇ 
ਅਮਲ ਕਰ ਰਹੇਂ ਸਨ ਜਾਂ ਉਹ ਐਸਾ ਕਰਨ ਲਈ ਮਜਬੂਰ ਸਨ ? 

ਕਾਨਪੁਰ ਦੀ ਇਸ ਬਗ਼ਾਵਤ ਬਾਰੇ ਸਾਨੂੰ ਬਹੁਤ ਘੱਟ ਪਤਾ ਚਲਦਾ ਹੈ । ਇਸ 
ਬਾਰੇ ਜੋ ਵੀ ਕਹਾਣੀਆਂ ਸਾਡੇ ਤੱਕ ਪੁੱਜੀਆਂ ਹਨ, ਉਹਨਾਂ ਵਿਚ ਵੀ ਟਕਰਾਓ 
ਪਾਇਆ ਜਾਂਦਾ ਹੈ । ਇਡਿਹਾਸਕਾਰਾਂ ਵਿਚ ਵੀ ਇਸ ਗੱਲ ਤੇ ਮਤਭੇਦ ਹਨ । 
ਇਹਨਾਂ ਇਤਿਹਾਸਕਾਰਾਂ ਦਾ ਮਤ ਹੈ ਕਿ 1857 ਦੀ ਬਗ਼ਾਵਰ ਅੰਗ੍ਰੇਜ਼ੀ ਹਕੂਮਤ 
ਦਾ ਤਖ਼ਤਾ ਉਲਟਾਣ ਦੀ ਇਕ ਬਹੁਤ ਵੱਡੇ ਪੈਮਾਨੇ ਤੇ ਸਾਜਿਸ਼ ਸੀ । ਉਹਨਾਂ ਦਾ 
ਕਹਿਣਾ ਹੈ ਕਿ ਬਗ਼ਾਵਤ ਦਾ ਪਲਾਨ ਨਾਨਾ ਨੇ ਪਹਿਲਾਂ ਤੋ ਹੀ ਬਣਾਇਆ 
ਹੋਇਆ ਸੀ ਅਤੇ ਅੰਗਰੇਜ਼ ਅਫ਼ਸਰਾਂ ਦੀ ਪ੍ਰਾਹੂਣਾਚਾਰੀ ਅਤੇ ਉਹਨਾਂ ਦੀ ਖ਼ਾਤਰਦਾਰੀ 
ਇਕ ਢੋ'ਗ਼ ਸੀ, ਜੋ ਉਹਨਾਂ ਨੇ ਅੰਗ੍ਰੇਜ਼ ਅਫ਼ਸਰਾਂ ਦਾ ਯਕੀਨ ਰਾਸਿਲ ਕਰਨ ਵਾਸਤੇ 
ਰਚਿਆ ਸੀ । ਉਹ ਬਾਗ਼ੀਆਂ ਨਾਲ ਪਹਿਲਾਂ ਤੋ ਹੀ ਮਿਲੇ ਹੋਏ ਸਨ ਅਤੇ 


1. ਥਾਮਸਨ; ਉਹੀ; ਪੰਨਾ 39-40. 


ਕਾਨਪੁਰ ਦੀ ਬਗ਼ਾਵਤ 25 


ਅੰਗਰੇਜ਼ਾਂ ਤੋ ਬਦਲਾ ਲੈਣ ਲਈ ਉੱਚਿਤ ਮੌਕੇ ਦੀ ਤਲਾਸ਼ ਵਿਚ ਸਨ । ਉਹ 
ਆਪਣੇ ਇਸ ਢੋ'ਗ ਨਾਲ ਦੁਸ਼ਮਨ ਨੂੰ ਧੋਖੇ ਵਿਚ ਰੱਖਣ 'ਚ ਕਾਮਯਾਬ ਰਹੋ ਤੇ 
ਜਦ ਉਹਨਾਂ ਨੂੰ ਖ਼ਜ਼ਾਨੇ ਦੀ ਹਿਫ਼ਾਜ਼ਤ ਤੇ ਲਗਾਇਆ ਗਿਆ ਤਾਂ ਉਹਨਾਂ ਨੇ ਇਸ 
ਮੌਕੇ ਤੋਂ ਫ਼ਾਇਦਾ ਉਠਾਇਆ । ਕੁਝ _ਹੌਰ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ 
ਦੇਸੀ ਅਫ਼ਸਰਾਂ ਦਾ ਇਕ ਸੈਗਠਨ ਨਾਨਾ ਸਾਹਿਬ ਨੂੰ ਮਿਲਿਆ ਤੇ ਕਿਹਾ, 
“ਮਹਾਰਾਜਾ, ਤੁਸੀ` ਸਾਡਾ ਸਾਥ ਦਿਓ ਤੇ ਅਸੀ" ਤੁਹਾਨੂੰ ਗੱਦੀ ਤੇ ਬਿਠਾਵਾਂਗੇ । 
ਪਰ ਜੇ ਤੁਸੀ" ਸਾਡੇ ਦੁਸ਼ਮਨਾਂ ਦਾ ਸਾਥ ਦਿਤਾ ਤਾਂ ਅਸੀ” ਤੁਹਾਨੂੰ ਮੰਤ ਦੇ ਘਾਟ 
ਉਤਾਰ ਦੇਵਾਂਗੇ ।' ਇਹ ਸੁਣ ਕੇ ਨਾਨਾ ਨੇ ਜੁਆਬ ਦਿਤਾ, “ਮੈਨੂੰ ਅੰਗਰੇਜ਼ਾਂ ਨਾਲ 
ਕੀ ਮਤਲਬ, ਮੈ" ਪੂਰੀ ਤਰ੍ਹਾਂ ਤੁਹਾਡੇ ਨਾਲ ਹਾਂ ।''' ਇਸ ਕਹਾਣੀ ਦੀ ਪ੍ਰਮਾਣਿਕਤਾ 
ਬਾਰੇ ਵੀ ਕਈਆਂ ਦੁਆਰਾ ਸ਼ੈਕੇ ਉਠਾਏ ਗਏ । 

ਤਾਂਤੀਆ ਦੇ ਬਿਆਨ ਮੁਤਾਬਿਕ ਨਾਨਾ ਨੂੰ ਬਾਗ਼ੀਆਂ ਦਾ ਸਾਥ ਦੇਣ ਤੇ 
ਜ਼ਬਰਦਸਤੀ ਮਜਬੂਰ ਕੀਤਾ ਗਿਆ ਕਿ ਉਹ ਉਹਨਾਂ ਦੇ ਲੀਡਰ ਬਨਣ 1 ਤਾਂਤੀਆਂ 
ਖ਼ੁਦ ਬਾਗ਼ੀ ਸਨ ਤੇ ਨਾਨਾ ਦੇ ਖ਼ਾਂਸ ਦੋਸਤਾਂ ਵਿਚੋ ਸਨ । ਇਸ ਲਈ ਉਹਨਾਂ ਦੇ 
ਇਸ ਬਿਆਨ ਨੂੰ ਝੂਠਾ ਸਮਝਿਆ ਜਾ ਸਕਦਾ ਹੈ । ਫਿਰ ਕਿਉਕਿ ਇਹ ਲੋਕ ਦੇਸ਼ 
ਦੀ ਖ਼ਾਤਿਰ ਅੰਗਰੇਜ਼ਾਂ ਨਾਲ ਲੜਾਈ ਕਰ ਰਹੇ ਸਨ ਇਸ ਲਈ ਉਹਨਾਂ ਕੌਲੌ” 
ਪੂਰੀ ਗੱਲ, ਜੋ ਸੱਚ ਸੀ, ਸਾਹਮਣੇ ਲਿਆਉਣ ਦੀ ਉਮੀਦ ਵੀ ਨਹੀਂ ਕੀਤੀ ਜਾਂ 
ਸਕਦੀ । (ਇਹ ਵੀ ਇਕ ਇਤਫ਼ਾਕ ਸੀ ਕਿ ਬਗ਼ਾਵਤ ਦੇ ਚੌਹਾਂ ਲੀਡਰਾਂ ਨਾਨਾਂ 
ਸਾਹਿਬ, ਤਾਂਤੀਆ, ਰਾਣੀ ਝਾਂਸੀ ਅਤੇ ਬਹਾਦਰਸ਼ਾਹ ਨੋ ਇਸ ਸਿਲਸਿਲੇ ਵਿਚ 
ਇਕ ਹੀ ਗੱਲ ਕਹੀ । ਜਿਸ ਤੋਂ ਇਹ ਪਤਾ ਚਲਦਾ ਹੈ ਕਿ ਉਹ ਬਾਗ਼ੀਆਂ ਦੇ 
ਰਹਿਮ ਤੇ ਜ਼ਿੰਦਗੀ ਗੁਜ਼ਾਰ ਰਹੇ ਸਨ ਪਰ ਇਸ ਦੇ ਬਾਵਜੂਦ ਉਹ ਪੂਰੇ ਦਿਲ ਨਾਲ 
ਇਸ ਲੜਾਈ ਵਿਚ ਸ਼ਾਮਿਲ ਸਨ । 

ਫ਼ਾਰੈਸਟ ਵੀ ਇਸ ਗੱਲ ਨੂੰ ਸੱਚ ਨਹੀ” ਮੰਨਦਾ ਕਿ ਨਾਨਾ ਨੂੰ ਜ਼ਬਰਦਸਤੀ ਇਸ 
ਬਗ਼ਾਵਤ ਵਿਚ ਸ਼ਰੀਕ ਕੀਤਾ ਗਿਆ । ਕੇ. (#&੧£), ਜੋ 1857 ਦੀ ਬਗ਼ਾਵਤ ਨੂੰ 
ਇਕ ਸੋਚੀ ਸਮਝੀ ਸਾਜਿਸ਼ ਸਮਝਦਾ ਸੀ, ਕਹਿੰਦਾ ਹੈ, 'ਇੰਗਲਿਸਤਾਨ ਵਿਚ 
ਸਰਕਾਰ ਦੇ ਖ਼ਿਲਾਫ਼ ਆਪਣੀ ਅਪੀਲ ਦੀ ਨਾਕਾਮੀ ਮਗਰੋਂ', ਜਿਸ ਨੂੰ ਕਈ ਸਾਲ 
ਗੁਜ਼ਰ ਚੁੱਕੇ ਸਨ, ਨਾਨਾ ਅਤੇ ਉਸ ਦੇ ਵਕੀਲ ਅਜ਼ੀਮੁੱਲਾ ਖ਼ਾਮੋਸ਼ੀ ਨਾਲ ਆਪਣੀ 
ਸਾਜਿਸ਼ ਦਾ ਜਾਲ ਸਾਰੇ ਦੇਸ਼ ਵਿਚ ਫੈਲਾ ਰਹੇ ਸਨ ।''ਤ 

ਸੇਨ ਦਾ ਖ਼ਿਆਲ ਹੈ ਕਿ ਹਾਦਸਿਆਂ ਤੋ ਪਤਾ ਚਲਦਾ ਹੈ ਕਿ ਸਿਪਾਹੀਆਂ ਨੂੰ 
ਇਸ. ਬਗਾਵਤ ਲਈ ਇਕ ਸਹੀ ਲੀਡਰ ਦੀ ਲੌੜ ਸੀ । ਉਹਨਾਂ ਦੀ ਨਜਰ ਨਾਨਾ ਤੇ 


ਦਿ 
1. ਸੇਨ; ਉਂਗੀ)-ਪੰਨਾ 138. ਰ੍ 

2. ਸਰ ਜਾਨ ਕੇ; 'ਏ ਹਿਸਟਰੀ ਆਫ਼ ਦੀ ਸਪੋਏ ਵਾਰ ਇਨ ਇੰਡੀਆ', ਭਾਗ ] 
ਪੰਨਾ 578. 


26 ਤਾਂਤੀਆ ਡੋਪੇ 


ਪਈ, ਜੋ ਇਸ ਕੇਮ ਲਈ ਬਿਲਕੁਲ ਸਹੀ ਸਾਬਿਤ ਹੋ ਸਕਦੇ ਸਨ 1 ਉਹਨਾਂ ਨੇ 
ਨਾਨਾ ਨੂੰ ਆਪਣੇ ਨਾਲ ਮਿਲਾਣ ਲਈ ਧਮਕੀ ਅਤੇ ਲਾਲਚ ਦੋਹਾਂ ਤੋ ਕੈਮ ਲਿਆ । 
ਥੋੜ੍ਹੀ ਜਿਹੀ ਹਿਚਕਿਚਾਹਟ ਮਗਰੋ” ਉਹਨਾਂ ਦੀ ਗੱਲ ਸਵੀਕਾਰ ਕਰ ਲਈ ਗਈ ।” 
ਇਸ ਗੱਲ ਤੇ ਰਾਜ਼ ਦਾ ਪਰਦਾ ਪਿਆਂ ਰਿਹਾ ਪਰ ਇਹ ਗੱਲ ਯਕੀਨ ਨਾਲ ਕਹੀ 
ਜਾ ਸਕਦੀ ਹੈ ਕਿ ਨਾਨਾ ਨੂੰ ਆਪਣਾ ਲੀਡਰ ਬਨਾਣ ਮਗਰੋ” 6 ਜੂਨ ਨੂੰ ਜਦ 
ਬਾਗ਼ੀ ਫ਼ੌਜਾਂ ਕਾਨਪੁਰ ਮੁੜੀਆਂ ਤਾਂ ਨਾਨਾ ਉਹਨਾਂ ਦੀ ਲੀਡਰੀ ਸੈਭਾਲ ਚੁਕਿਆ 
ਸੀ । ਇਸ ਤੋ` ਇਲਾਵਾ ਕਾਨਪੁਰ ਤੋ` ਵ'ਪਿਸ ਆਉਣ ਮਗਰੋ ਬਾਗ਼ੀ ਸਿਪਾਹੀਆਂ ਨੇ 
ਨਾਨਾਂ ਨੂੰ ਆਪਣਾ “ਰਾਜਾ' ਮੰਨ ਲਿਆ ਸੀ ਤੇ ਉਸ ਨੂੰ ਇਸੇ ਹੀ ਉਪਾਧੀ ਨਾਲ਼ 
ਇਜ਼ਤ ਨਾਲ ਪੁਕਾਰਿਆ ਕਰਦੇ ਸਨ । ਨਾਨਾ ਦੇ ਹੁਕਮ ਨਾਲ ਤਿੰਨ ਅਫ਼ਸਰਾਂ ਨੂੰ 
ਬਾਗ਼ੀਆਂ ਦੇ ਵੱਖ-ਵੱਖ ਦਸਤਿਆਂ ਦਾ ਕਮਾਂਡਰ ਬਣਾਇਆ ਗਿਆ ਸੀ । ਸੂਬੇਦਾਰ 
ਟਿੱਕਾ ਸਿੰਘ ਨੂੰ ਜਰਨੈਲ ਦੀ ਉਪਾਧੀ ਦੇ ਕੇ ॥ ਕੈਵਲਰੀ ਦਾ ਇੰਚਾਰਜ 
ਬਣਾਇਆ ਗਿਆ । ਜਮਾਦਾਰਜ਼ ਦੁਗੁਜਨ ਸਿੰਘ ਅਤੇ ਗੈਗਾਦੀਨ ਹੋਰਾਂ ਨੇ ਕਰਨੈਲ 
ਦੀ ਹੈਸੀਅਤ ਨਾਲ 53ਵੇ" ਅਤੇ 56ਵੇ' ਪੈਦਲ ਦਸਤਿਆਂ ਦੀ ਲੀਡਰੀ ਸੈਭਾਲੀ । 
ਹਾਥੀ ਤੇ ਰਖੇ ਹੋਏ ਝੰਡਿਆਂ ਦੇ ਇਕ ਜਲੂਸ ਵਿਚ ਨਗਾਰਿਆਂ ਦੀ ਗੂੰਜ 
ਵਿਚਕਾਰ ਇਹ ਐਲਾਨ ਕੀਤਾ ਗਿਆ ਕਿ ਨਾਨਾ ਸਾਹਿਬ ਦੀ ਹਕੂਮਤ ਸੁਰੂ 
ਹੋ ਗਈ ਹੈ । 


“ਮਾਯੂਸੀ ਦੇ ਕਲ੍ਹ” ਦਾ ਘੋਰਾਓ : 

ਇਹ ਪਨਾਹਗ਼ਾਹ ਜਿਵੇ" ਕਿ ਪਹਿਲਾਂ ਵੀ ਕਿਹਾ ਜਾ ਚੁਕਿਆ ਹੈ ਕਿ ਕਮਜ਼ੋਰ 
ਬਣੀ ਹੋਂਈ ਸੀ, ਇਸ ਮਾਯੂਸੀ ਦੇ ਕਿਲ੍ਹੇ ਵਿਚ ਉਸ ਵੇਲੋਂ 900 ਲੋਕੀ ਜਮ੍ਹਾਂ ਸਨ । 
ਉਹਨਾਂ ਵਿਚੋ' ਅੱਧੀਆਂ ਔਰਤਾਂ ਅਤੇ ਬੱਚੇ ਸਨ 1 400 ਬਰਤਾਨਵੀ ਫ਼ੌਜੀ ਸਨ, 
ਜਿਹਨਾਂ ਵਿਚੋਂ 70 _ਅਪਾਹਿਜ ਸਨ _। ਬਾਕੀ ਹਿੰਦੁਸਤਾਨੀ ਸਨ, ਇਹਨਾਂ 
ਹਿੰਦੁਸਤਾਨੀਆਂ ਵਿਚ ਤਕਰੀਬਨ 50 ਘਰੇਲੂ ਨੌਕਰ ਵੀ ਸ਼ਾਮਿਲ ਸਨ । ਇਹਨਾਂ 
ਮੁੱਠੀ ਭਰ ਲੋਕਾਂ ਦੇ ਖ਼ਿਲਾਫ਼ ਬਾਗ਼ੀਆਂ ਨੇ 3,000 ਹਥਿਆਰਾਂ ਨਾਲ ਲੋਸ 
ਸਿਪਾਹੀਆਂ ਨੂੰ ਭੜਕਾਇਆ ਹੋਇਆ ਸੀ । ਭਾਵੇ ਘੈਰ/ਓ 'ਚ ਇਹ ਗਿਣਤੀ ਬਹੁਤ 
ਘੱਟ ਸੀ ਪਰ ਫਿਰ ਵੀ ਉਹਨਾਂ ਨੇ ਹਿੰਮਤ ਨਾ ਹਾਰੀ । ਗਿਣਤੀ ਵਿਚ ਘੁੱਟ ਹੌਣ ਦੇ 
ਬਾਵਜੂਦ ਵੀ ਇਹ ਅੰਗਰੇਜ਼ ਬੜੀ ਬਹਾਦਰੀ ਨਾਲ ਮੁਕਾਬਲਾ ਕਰਦੇ ਰਹੋ । 
ਹਰ ਇਕ ਤੰਦਰੁਸਤ ਆਦਮੀ ਨੇ ਇਸ ਲੜਾਈ ਵਿਚ ਹਿੱਸਾ ਲਿਆ ਭਾਵੇ" ਉਹ 
ਪੇਸ਼ੇ ਪੱਖੋ ਕੋਈ ਵੀ ਰਿਹਾ ਹੋਵੇ । ਇਹਨਾਂ ਲੌਕਾਂ ਕੌਲ ਹਥਿਆਰ ਤਾਂ ਬਹੁਤ ਸਨ 
ਪਰ ਖਾਣ-ਪੀਣ ਦਾ ਜ਼ਿਆਦਾ ਸਮਾਨ ਮੌਜੂਦ ਨਹੀਂ” ਸੀ ਅਤੇ ਸ਼ੁਰੂ ਦੇ ਥੋੜ੍ਹੇ ਦਿਨਾਂ 
ਮਗਰੋ" ਹੀ ਜਾਨਵਰਾਂ ਤੱਕ ਨੂੰ ਖਾਣ ਦੀ ਨੌਬਤ ਆ ਗਈ । ਬਹੁਤ ਸਾਰੇ ਲੋਕੀ 
ਭੁੱਖ ਨਾਲ ਮਰ ਵੀ ਗਏ । ਪਾਣੀ ਦੀ ਸਪਲਾਈ ਵੀ ਇਕ ਮਸਲਾ ਬਣੀ ਹੋਈ ਸੀ । 


1, ਸੈਨ; ਉਹੀ, ਪੰਨਾ 138, 


ਕਾਨਪੁਰ ਦੀ ਬਗ਼ਾਵਤ 27 


ਜੂਨ ਦੀ ਸਖ਼ਤ ਗਰਮੀ ਵਿਚ ਇਹ ਲੋਕੀ ਪਿਆਸ ਨਾਲ ਬੇਚੈਨ ਸਨ । ਜਿਥੇ 
ਇਹ ਲੌਕੀ ਰਹਿ ਰਹੇ ਸਨ, ਉਥੇ ਸਿਰਫ਼ ਇਕ ਹੀ ਖੂਹ ਸੀ ਤੇ ਉਹ ਵੀ ਦੁਸ਼ਮਨ 
ਦੀਆਂ ਤੋਪਾਂ ਦੇ ਘੋਰਾਓ ਵਿਚ ਸੀ । ਬੈਰਿਕਾਂ ਦੀਆਂ ਪਤਲੀਆਂ ਕੇਧਾਂ ਸੂਰਜ 
ਨਿਕਲਦਿਆਂ ਹੀ ਭੱਠੀ ਵਾਂਗ ਤਪਣ ਲਗ ਪੰਦੀਆਂ ਸਨ । ਇਹੀ ਨਹੀ` ਇਕ ਦਿਨ 
ਬਾਗ਼ੀਆਂ ਦੀਆਂ ਗੋਲੀਆਂ ਵਿਚੋ ਨਿਕਲੀਆਂ ਹੋਈਆਂ ਚਿੰਗਾੜੀਆਂ ਨਾਲ 
ਬੈਰਿਕ ਦੇ ਛੱਪਰ ਨੂੰ ਅੱਗ ਲਗ ਗਈ ਤੇ ਕੁਝ ਲੌਕੀ ਵੀ ਜਲ ਕੋ ਮਰ ਗਏ । 
ਲਾਸ਼ਾਂ ਨੂੰ `ਠਿਕਾਣੇ ਲਗਾਉਣਾ ਖ਼ੁਦ ਇਕ ਸਮੱਸਿਆ ਸੀ । ਰਾਤ ਦੇ ਹਨੇਰੇ ਵਿਚ 
ਲਾਸ਼ਾਂ ਨੂੰ ਨੇੜੇ ਦੇ ਇਕ ਖੂਹ ਵਿਚ ਸੁੱਟ ਦਿਤਾ ਗਿਆ । 

ਇਹ ਇਕ ਭਿਆਨਕ ਜੈਗ ਸੀ । ਨਫ਼ਰਤ ਅਤੇ ਬਦਲੋ ਦੀ ਭਾਵਨਾ ਕਰਕੇ 
ਦੋਹਾਂ ਧੜਿਆਂ ਨੇ ਜਿਵੇ ਇਨਸਾਨੀਅਤ ਨੂੰ ਭੁਲਾ ਹੀ ਦਿਤਾ ਸੀ । ਥਾਮਸਨ ਦੇ 
ਮੁਤਾਬਿਕ ਜੋਗੀ ਕੈਦੀਆਂ ਦਾ ਕੈਮ ਪ੍ਰਧਾਨ ਕੇਦਰ ਨੂੰ ਬਿਨਾਂ ਖ਼ਬਰ ਦਿਤੇ ਖ਼ਤਮ ਕਰ 
ਦਿਤਾ ਜਾਂਦਾ ਸੀ । 


ਤਾਤੀਆ ਦੀ ਅਜਮਾਇਸ਼ੀ ਘੜੀ : 


ਪਨਾਹਗਾਹ ਦਾ ਇਹ ਘੇਰਾਓ 6 ਜੂਨ ਤੋ` 25 ਜੂਨ ਤੱਕ ਕੀਤਾ ਜਾਂਦਾ ਰਿਹਾਂ । 
ਇਸ ਘੋਰਾਓ ਦੀ ਵਜ੍ਹਾ ਨਾਲ ਤਾਂਤੀਆ ਨੂੰ ਆਪਣੀ ਫ਼ੌਜੀ ਅਕਲਮੰਦੀ ਦਿਖਾਣ ਦਾ 
ਪਹਿਲਾ ਮੌਕਾ ਹੱਥ ਆਇਆ । ਇੰਝ ਲਗਦਾ ਹੈ ਕਿ ਨਾਨਾ ਦੇ ਫ਼ੌਜੀ ਸਲਾਹਕਾਰ 
ਦੀ ਹੈਸੀਅਤ ਨਾਲ ਇਸ ਹਮਲੋ ਦਾ ਪਲਾਨ ਤਾਂਤੀਆ ਨੇ ਹੀ ਬਣਾਇਆ ਤੇ 
ਬੈਗਾਲ ਦੇ ਕੁਝ ਕੁ ਅਨੁਭਵੀ ਫ਼ੌਜੀ ਅਫ਼ਸਰਾਂ ਨੇ ਵੀ ਇਸ ਕੰਮ ਵਿਚ ਉਹਨਾਂ ਨੂੰ 
ਮਦਦ ਦਿਤੀ । ਸੂਬੇਦਾਰ ਟਿੱਕਾ ਸਿੰਘ (ਜਿਸ ਨੂੰ ਹੁਣ ਜਰਨੌਲ ਦੇ ਅਹੁਦੇ `ਤੇ 
ਰਖਿਆ ਜਾ ਚੁਕਿਆ ਸੀ) ਦੁਗ੍ਰੰਜਨ ਸਿੰਘ ਅਤੇ ਗੈਗਾਦੀਨ, ਜੌ ਤਰੱਕੀ ਕਰਕੇ 
ਕਰਨੈਲ ਦਾ ਔਹਦਾ ਸੈਭਾਲ ਚੁੱਕੋਂ ਸਨ, ਤੋ ਇਲਾਵਾ ਨਾਨਾ ਦੀ ਫ਼ੌਜ ਦਾ ਕਮਾਂਡਰ 
ਜਵਾਲਾ ਪ੍ਰਸਾਦ ਸਾਰੇ ਹੀ ਫ਼ੌਜੀ-ਅਨੁਭਵ ਰਖਦੇ ਸਨ । ਇਸ ਮਾਮਲੇ ਵਿਚ ਤਾਂਤੀਆ 
ਦੀ ਮਦਦ ਇਕ ਹੋਰ ਉਥੋਂ” ਦੇ ਹੀ ਜਾਗੀਰਦਾਰ ਨਨ੍ਹੋ ਨਵਾਬ ਉਰਫ਼ ਮੁਹੈਮਦ ਅਲ] 
ਖ਼ਾਂ ਨੇ ਵੀ ਕੀਤੀ । ਜਿਹਨਾਂ ਨੂੰ ਤੋਪਖ਼ਾਨੇ ਦੀ ਬਾਗਡੋਰ ਸੌ'ਪੀ ਗਈ ਸੀ, ਉਹਨਾਂ 
ਕੋਲ ਅਵਧ ਦੇ ਤੋਪਖ਼ਾਨੇ ਦੇ ਕੁਝ ਅਨੁਭਵੀ ਤੋਪਚੀ ਅਤੇ ਡਰਾਈਵਰ ਵੀ ਸਨ ॥ 
ਬਹੁਤ ਸਾਰੇ ਉਥੋਂ ਦੇ ਹੀ ਜ਼ਮੀਨਦਾਰਾਂ ਦੇ ਸਿਪਾਹੀਆਂ ਅਤੇ ਪੈਦਲ ਦਸਤਿਆਂ ਦੇ 
ਆ ਮਿਲਣ ਤੇ ਨਾਨਾ ਦੀ ਫ਼ੌਜ ਦੀ ਗਿਣਤੀ ਹੌਰ ਵੀ ਵੱਧ ਗਈ ਸੀ । ਕੁਝ ਦਿਨਾਂ 
ਮਗਰੋ” ਅਵਧ ਦੀ ਨਾਦਰੀ ਅਤੇ ਅਖ਼ਤਰੀ ਸੈਨਾ ਦਾ ਇਕ ਦਸਤਾ, ਜਿਸ ਦੀ 
ਅਗਵਾਈ ਮੀਰ ਨਵਾਬ ਕਰ ਰਹੇ ਸਨ, ਆ ਕੇ ਨਾਨਾ ਦੀ ਫ਼ੌਜ ਵਿਚ ਸ਼ਾਮਿਲ ਹੋ 
ਗਿਆ । ਅਸਲੋਖ਼ਾਨੇ ਤੇ ਨਾਨਾ ਦਾ ਕਬਜ਼ਾ ਪਹਿਲਾਂ ਤੋ ਹੀ ਸੀ। ਇਸ ਲਈ ਉਸ ਦੀ 
ਫ਼ੌਜ ਹਥਿਆਰ ਅਤੇ ਗੌਲਾ ਬਾਰੂਦ ਨਾਲ ਚੰਗੀ ਤਰ੍ਹਾਂ ਲੌਸ ਸੀ । 

ਤਾਂਤੀਆ ਨੇ ਅੰਗ੍ਰੇਜ਼ੀ ਛਾਉਣੀ ਤੇ ਹਮਲਾ ਕਰਨ 'ਚ ਹੌਰ ਦੇਰੀ ਨਾ ਕੀਤੀ । 
ਅਸਲੋਖ਼ਾਨੇ ਤੋ” ਤੋਪਾਂ ਮੰਗਵਾ ਕੇ 6 ਜੂਨ ਨੂੰ ਸੰਵੇਰੇ 10 ਵਜੇ ਹਮਲਾ ਕਰ ਦਿਤਾ । 


28 ਤਾਂਤੀਆ ਭੋਂਪੇ 


ਰਿਹਾਇਸ਼ਗਾਹ ਦੇ ਚੌਹੀ“ ਪਾਸੀ ਤੋਪਾਂ ਲਗ਼ਾ ਦਿਤੀਆਂ ਗਈਆਂ । ਇਸ ਤੋ” 
ਇਲਾਵਾ ਛਾਉਣੀ ਦੇ ਜੋ ਦੂਜੇ ਬੰਗਲੇ, ਇਮਾਰਤਾਂ, ਅਹਾਤੇ ਅਤੇ ਮੈਦਾਨ ਸਨ, 
ਉਹਨਾਂ ਤੇ ਬਾਗ਼ੀ ਫ਼ੌਜ ਨੇ ਕਬਜ਼ਾ ਕਰ ਲਿਆ । ਰਿਹਾਇਸ਼ਗਾਹ ਤੇ ਇਹ ਪਹਿਲੀ 
ਚੜ੍ਹਾਈ 12 ਜੂਨ ਨੂੰ ਹੋਈ । ਇਹ ਕਾਰਵਾਈ ਘੁੜਸਵਾਰ ਦਸਤਾ ਕਰ ਰਿਹਾ ਸੀ 
ਪਰ ਦੁਸ਼ਮਨ ਦੀਆਂ ਗੋਲੀਆਂ ਦੀ ਬੋਛਾੜ ਵਿਚ ਇਹ ਦਸਤਾ ਕਦਮ ਨਾ ਟਿਕਾ 
ਸਕਿਆ, ਉਸ ਨੂੰ ਪਿਛਾਂਹ ਹੱਟਣਾ ਪਿਆ । ਇਸ ਮਗਰੋਂ ਦੁਸ਼ਮਨ ਦੀਆਂ ਬੈਦੂਕਾਂ ਨੂੰ 
ਖ਼ਾਮੋਸ਼ ਕਰਨ ਲਈ ਸਖ਼ਤ ਗੋਲਾਬਾਰੀ ਦੀ ਕਾਰਵਾਈ ਕੀਤੀ ਗਈ, ਜਿਸ ਨਾਲ 
ਦੁਸ਼ਮਨ ਨੂੰ ਭਾਰੀ ਨੁਕਸਾਨ ਪੁੰ ਜਿਆ । ਜ਼ਰੂਰੀ ਸਮਾਨ ਦੀ ਕਮੀ ਅਤੇ ਫ਼ੌਜੀਆਂ 
ਦੀਆਂ ਬਰਾਬਰ ਹੋ ਰਹੀਆਂ ਮੌਤਾਂ ਦੀ ਵਜ੍ਹਾ ਨਾਲ ਘਿਰੇ ਹੋਏ ਅੰਗਰੇਜ਼ ਜ਼ਿਆਦਾ 
ਦੇਰ ਤੱਕ ਮੂਕਾਬਲੇ ਤੇ ਟਿਕੇ ਨਾ ਰਹਿ ਸਕੇ । ਅੰਗਰੇਜ਼ਾਂ ਨੇ ਲਖਨਊ ਤੋ` ਮਦਦ 
ਮੰਗੀ ਪਰ ਲਖਨਊ ਛਾਉਣੀ ਇਸ ਕਰਕੇ ਪਰੇਸ਼ਾਨ ਸੀ ਕਿ ਉਥੋਂ' `ਇਹਨਾਂ ਘਿਰੇ 
ਅੰਗਰੇਜ਼ਾਂ ਦਾ ਸਿਲਸਿਲਾ ਟੁੱਟ ਚੁੱਕਿਆ ਸੀ । ਇਸ ਲਈ ਉਥੇ ਮਦਦ ਦੀ ਸੂਚਨਾ 
ਨਹੀ` ਭਿਜਵਾਈ ਜਾ ਸਕਦੀ ਸੀ । 


ਨੀਲ ਦੇ ਜ਼ੁਲਮ : 

ਜਿਸ ਵੇਲੇ ਕਾਨਪੁਰ ਮਦਦ ਮਦਦ ਪ੍ਰਕਾਰ ਰਿਹਾ ਸੀ ਉਸ ਵੇਲੇ ਨੀਲ ਬਨਾਰਸ 
ਅਤੇ ਇਲਾਹਾਬਾਦ ਦੀ ਬਗ਼ਾਵਤ ਨੂੰ ਕੁਚਲਣ ਵਿਚ ਲਗਿਆ ਹੋਇਆ ਸੀ । 
ਬਗ਼ਾਵਤ ਖ਼ਤਮ ਹੋਣ ਮਗਰੋ ਲੁੱਟਮਾਰ ਅਤੇ ਕਤਲੋਆਮ ਹੌਣ ਲਗਾ । ਇਹੁ ਸਭ ਕੁਝ 
ਇਸ -ਬੈਰਹਿਮੀ ਨਾਲ ਕੀਤਾ ਗਿਆ, ਜਿਸ ਦੀ ਮਿਸਾਲ ਨਹੀ ਮਿਲ ਸਕਦੀ । 
ਮੈਰਠ ਤੇ ਦਿੱਲੀ ਵਿਚ ਬਗ਼ਾਵਤ ਦੇ ਫੁੱਟਦਿਆਂ ਹੀ ਗਵਰਨਰ ਜਨਰਲ ਨੇ ਮਦਰਾਸ 
ਤੋਂ ਨੀਲ ਨੂੰ, ਜੋ ਉਥੋਂ” ਦੀ ਪਹਿਲੀ ਫ਼ੌਜ ਦਾ ਅਫ਼ਸਰ ਸੀ, ਬੁਲਾ ਕੇ ਬਗ਼ਾਵਤ ਨੂੰ 
ਕੁਚਲਣ ਲਈ ਭੇਜ ਦਿਤਾ । -ਨੀਲ ਬਹੁਤ ਸਖ਼ਤ ਅਤੇ ਜ਼ਲਿਮ ਅਫ਼ਸਰ ਸੀ ਤੇ 
ਨਰਮੀ ਨੂੰ ਪਸੇਦ ਨਹੀ“ ਸੀ ਕਰਦਾ । -ਉਹ 3 ਜੂਨ ਨੂੰ ਬਨਾਰਸ ਪੁੱਜਾ । ਲਖਨਊ 
ਵਿਚ ਤਾਂ ਸੈਨਿਕ ਵਿਦ੍ਰੋਹ ਪਹਿਲਾਂ ਰੀ ਵੁੱਟਿਆ ਪਿਆ ਸੀ । ਅਗਲੇ ਦਿਨ ਖ਼ਬਰ 
ਮਿਲੀ ਕਿ ਆਜ਼ਮਗੜ੍ਹ ਵਿਚ ਬਗ਼ਾਵਤ ਹੋ ਗਈ ਹੈ। ਨੀਲ ਨੇ ਬੜੀ ਖੇਦਰਦੀ 
ਨਾਲ ਬਗ਼ਾਵਤ ਕੁਚਲ ਦਿਤੀ ਪਰ ਉਸ ਨੇ ਇਥੇ ਹੀ ਬਸ ਨਹੀ ਕੀਤਾ । ਉਸ ਨੇ 
ਜ਼ੁਲਮ ਅਤੇ ਲੁੱਟਮਾਰ ਦਾ ਐਸਾ ਤੂਫ਼ਾਨ ਮਚਾਇਆ ਕਿ ਜੋ ਚੀਜ਼ ਵੀ ਉਸ ਦੀ 
ਪਕੜ 'ਵਿਚ ਆਈ, ਖ਼ਤਮ ਹੁੰਦੀ `ਚਲੀ ਗਈ । -ਸਰ ਜਾਨ, ਕੇ. ਦਾ ਕਹਿਣਾ ਹੈ 
ਕਿ ਉਸ ਨੇ ਰੇਨਾਡ ਨੂੰ ਹੁਕਮ ਦਿਤਾ ਕਿ ਕਾਲਪੁਰ ਤੱਕ ਜੋ ਵੀ ਜਗ੍ਹਾ ਰਾਹ ਵਿਚ 
ਆਏ, ਉਸ ਤੇ ਹਮਲਾ ਕਰਕੇ ਬਰਬਾਦ ਕਰ 'ਦਿਤਾ ਜਾਏ । ਇਉ ਸੜਕ ਦੇ 
ਕੰਢਿਆਂ ਦੇ ਸਾਰੇ ਪਿੰਡ ਜਲਾ ਦਿਤੇ ਗਏ _ਝੇ : -ਉੱਥੇ ਕੋਈ ਵੀ ਔਜਾ ਘਰ ਨਹੀ” 
ਬਚਿਆ, ਜਿਸ ਨੂੰ ਕਿਹਾ ਜਾ ਸਕੇ ਕਿ ਉਹ ਲੁੱਟਮਾਰ ਦਾ ਸ਼ਿਕਾਰ ਨਹੀ` ਹੋਇਆ । 
ਫ਼ੌਜੀ ਅਫ਼ਸਰਾਂ ਨੂੰ ਮੁਜਰਮਾਂ ਦੇ ਬਹਾਨੇ, ਜੋ ਵੀ -ਬੈਦਾ ਮਿਲਿਆ, ਉੱਸ ਨੂੰ .ਫ਼ਾਂਸੀ ਤੇ 
ਚੜ੍ਹਾ ਦਿਤਾ । (ਉਹਨਾਂ ਵਾਸਤੇ ਆਦਸੀ/ਇਨਸਾਨ.ਦੀ ਕੀਮਤ ਕੁੱਤਿਆਂ, ਗਿਦੜਾਂ 


ਕਾਨਪੁਰ ਦੀ ਬਗ਼ਾਵਤ 29 


ਅਤੇ ਕੀੜੇ-ਮਕੋੜਿਆਂ ਤੋ ਵੀ ਬਦਤਰ ਸੀ ।) ਫ਼ਾਂਸੀ ਦੇਣ ਵਾਲੋਂ ਦਸਤੇ ਪਿੰਡ-ਪਿੰਡ 
ਜ਼ਾ ਕੇ ਲੋਕਾਂ ਨੂੰ ਫੜਦੇ ਅਤੇ ਫ਼ਾਂਸੀ ਤੇ ਚੜ੍ਹਾ ਦਿੰਦੇ । ਫਿਰ ਆਪਸ ਵਿਚ 
ਇਕ ਦੂਜੇ ਨੂੰ ਦਸਦੇ ਕਿ ਅੱਜ ਉਹਨਾਂ ਨੇ ਐਨੇ ਆਦਮੀ ਫ਼ਾਂਸੀ ਤੇ ਚੜ੍ਹਾਏ ਤੇ 
ਉਹ ਇਹ ਸਭ ਕੁਝ ਇਸ ਅੰਦਾਜ਼ ਨਾਲ ਦਸਦੇ ਜਿਵੇ ਉਹਨਾਂ ਨੇ ਕੋਈ ਬਹੁਤ ਪੁੰਨ 
ਦਾ ਕੋਮ ਕੀਤਾ ਹੋਵੇ । ਸਰ ਜਾਨ ਕੇ. ਇਹ ਵੀ ਲਿਖਦਾ ਹੈ ਕਿ ਇਕ ਸਾਹਿਬ 
ਕਹਿਣ ਲਗਿਆ ਕਿ ਅੱਜ ਉੱਸ ਨੇ ਏਨੋ ਲੋਕਾਂ ਨੂੰ ਫ਼ਾਂਸੀ ਦਿਤੀ ਕਿ ਉਹਨਾਂ ਨੂੰ 
ਬਰਾਬਰ ਬਰਾਬਰ ਲਟਕਾਉਣ ਤੇ ਅੱਠ ਬਣਦਾ ਦਿਸਦਾ ਸੀ ।3 ਇਸੇ ਲਈ 
ਹਿੰਦੁਸਤਾਨੀ ਗੋਰੇ ਫ਼ੌਜੀਆਂ ਨੂੰ ਇਨਸਾਨ ਦੇ ਭੇਸ ਵਿਚ ਸ਼ੈਤਾਨ ਆਖਦੇ ਸਨ ਤੇ 
ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਵੀ ਨਹੀ` ਸੀ । 9 ਜੂਨ ਨੂੰ ਜ਼ਦ ਨੀਲ 
ਇਲਾਹਾਬਾਦ ਰਵਾਨਾ ਹੋਇਆ ਤਾਂ ਉੱਸ ਨੂੰ ਆਪਣੇ 43 ਸਾਥੀਆਂ ਲਈ ਵੀਰਾਨ 
ਸੜਕਾਂ ਤੇ ਇਕ ਘੋੜਾ ਵੀ ਨਹੀ” ਮਿਲਿਆ । ਇਸ ਕਰਕੇ ਉਹਨਾਂ ਨੂੰ ਪਾਲਕੀ 
ਗੱਡੀਆਂ ਵਿਚ ਬੈਠਣਾ ਪਿਆ, ਜਿਹਨਾਂ ਨੂੰ ਹਿੰਦੁਸਤਾਨੀ ਚਲਾਉ'ਦੇ ਸਨ । 
ਉਹ ਵੇਲੇ ਸਿਰ ਕਾਨਪੁਰ ਵੀ ਨਾ ਪੁੱਜ ਸਕੇ ਕਿਉਕਿ ਹਿੰਦੁਸਤਾਨੀਆਂ ਦੀ 
ਸਹਾਇਤਾ ਤੋ" ਬਿਨਾ ਸਵਾਰੀ ਦੇ ਜਾਨਵਰ ਅਤੇ ਗੱਡੀਆਂ ਉਹਨਾਂ ਨੂੰ ਨਹੀ" ਸਨ 
ਮਿਲ ਸਕੀਆਂ । 

23 ਜੂਨ ਯਾਨੀ ਪਲਾਸੀ ਦੀ ਲੜਾਈ ਦੀ ਸੌਵੀ' ਸਾਲਗਿਰਹਾ ਵਾਲੇ ਦਿਨ 
ਦੂਜਾ ਜਬਰਦਸਤ ਹਮਲਾ ਹੋਇਆ । ਅੰਗਰੇਜ਼ ਹਾਲੋ ਇਸ ਹਮਲੇ ਤੋ ਬਚ ਗਏ ਸਨ 
ਪਰ ਬਾਗ਼ੀਆਂ ਦਾ ਮੁਕਾਬਲਾ ਉਹਨਾਂ ਨੂੰ ਕਰਨਾ ਹੀ ਪੈਣਾ ਸੀ । ਦੂਜੇ ਦਿਨ ਹੀ 
ਵੀਲਰ ਨੇ ਮਦਦ ਲਈ ਲਖਨਊ ਨੂੰ ਸੁਨੇਹਾ ਭਿਜਵਾਇਆ । ਜਿਸ ਵਿਚ ਉਸ ਨੇ 
ਲਿਖਿਆ --''ਹੁਣ ਸਾਡੇ ਕੋਲ ਸਿਰਫ਼ ਸਾਡਾ ਜੌਸ਼ ਬਾਕੀ ਹੈ । ਪਰ ਸਿਰਫ਼ ਇਸ ਦੇ 
ਬਲ ਤੇ ਕੱਦ ਤੱਕ ਕੌਮ ਚਲ ਸਕਦਾ ਹੈ । ਇਸ ਪਿੰਜਰੇ ਵਿਚ ਅਸੀ' ਚੂਹਿਆਂ ਦੀ 
ਮੰਤ ਨਹੀ" ਮਰਨਾ ਚਾਹੁੰਦੇ । 


ਵੀਲਰ ਦਾ ਹਥਿਆਰ ਸੁੱਟਣਾ : 

ਵੀਲਰ ਨੂੰ ਕਿਤੋ" ਕੋਈ ਮਦਦ ਨਾ ਮਿਲ ਸਕੀ ਪਰ ਦੁਸ਼ਮਨਾਂ ਨੇ ਉਹਨਾਂ ਲਈ 
ਕੁਝ ਰਾਹਤ ਦਾ ਸਮਾਨ ਪੈਦਾ ਕੀਤਾ । 25 ਜੂਨ ਨੂੰ ਨਾਨਾ ਨੇ ਕਾਨਪੁਰ ਦੇ ਇਕ 
ਦੌਲਤਮੰਦ ਘਰਾਣੇ ਦੀ ਇਕ ਔਰਤ ਮਿਸਿਜ਼ ਗਰੀਨਵੇ ਹੱਥ ਇਹ ਸੰਦੇਸ਼ 
ਭਿਜਵਾਇਆ ਕਿ ਜਿਹਨਾਂ ਲੌਕਾਂ ਦਾ ਲਾਰਡ ਡਲਹੌਜ਼ੀ ਦ)ਆਂ ਕਾਰਵਾਈਆਂ ਨਾਲ 
ਕੋਈ ਸੈਬੈਧ ਨਹੀ ਹੈ ਅਤੇ ਉਹ ਹਥਿਆਰ ਸੁੱਟਣ ਲਈ ਵੀ ਰਾਜ਼ੀ ਹਨ ਤਾਂ 
ਉਹਨਾਂ ਨੂੰ ਸੁੱਖ-ਸ਼ਾਂਤੀ ਨਾਲ ਇਲਾਹਾਬਾਦ ਪੁਚਾ ਦਿਤਾ ਜਾਵੇਗਾ । ਦੂਜੇ ਦਿਨ 


1. ਸਰ ਜਾਨ ਕੇ.; ਉਂਹੀ; ਪੰਨਾ 135-136, 
2, ਉਹੀ । 


30 ਤਾਂਤੀਆ ਤੋਪ 


ਜਵਾਲਾਪ੍ਰਸਾਦ ਅਤੇ ਅਜ਼ੀਮੁੱਲਾ ਨਾਨਾ ਦੇ ਪ੍ਰਤੀਨਿਧੀ ਬਣ ਕੇ ਗੱਲਬਾਤ ਲਈ 
ਪੁੱਜੇ ਅਤੇ ਸੁਲਹਨਾਮੇ ਤੋਂ ਦਸਤਖ਼ਤ ਕਰਵਾ ਲਏ । ਜਿਸ ਮੁਤਾਬਿਕ ਵੀਲਰ ਨੇ 
ਛਾਉਣੀ ਤੋਪਖ਼ਾਨੇ ਅਤੇ ਖ਼ਜ਼ਾਨੇ ਤੋ ਵੱਖ ਹੋਣਾ ਮਨਜ਼ੂਰ ਕਰ ਲਿਆ ਤੇ ਹਰ ਬਾਗ਼ੀ 
ਸਿਪਾਹੀ ਨੂੰ 60 ਰਾਉੱਡ ਦੇ ਗੋਲਾ ਬਾਰੂਦ ਲੈ ਜਾਣ ਦੀ ਇਜਾਜ਼ਤ ਵੀ ਦੇ 
ਦਿਤੀ । ਇਸ ਦੇ ਬਦਲੋ ਨਾਨਾ ਨੇ ਅੰਗਰੇਜ਼ ਔਰਤਾਂ, ਬੱਚਿਆਂ ਅਤੇ ਜ਼ਖ਼ਮੀਆਂ 
ਦੇ ਇਲਾਹਾਬਾਦ ਪੁਚਾਣ ਅਤੇ ਉਹਨਾਂ ਦੇ ਖਾਣ-ਪੀਣ ਦਾ ਇੰਤਜ਼ਾਮ ਕਰਨ ਦਾ 
ਵਾਅਦਾ ਕੀਤਾ । 


ਸਤੀ ਚੌਰਾ ਘਾਟ ਤੇ ਕਤਲੇਆਮ : 


27 ਜੂਨ ਨੂੰ ਇਹ ਕੈਦੀ ਹਾਥੀਆਂ ਅਤੇ ਪਾਲਕੀਆਂ ਤੇ ਚੌਰ ਘਾਟ ਤੇ ਪੂਚਾ 
ਦਿਤੇ ਗਏ । ਘਾਟ ਤੇ ਇਹਨਾਂ ਨੂੰ ਇਲਾਹਾਬਾਦ ਲੌ ਜਾਣ ਲਈ ਬੇੜੀਆਂ ਮੌਜੂਦ 
ਸਨ । ਪਰ ਘਾਟ ਤੇ ਇਕ ਐਸੀ ਘਟਨਾ ਘਟੀ, ਜਿਸ ਨੂੰ ਕਿਸੇ ਨੇ ਵੀ ਪਸੈਦ ਨਾ 
ਕੀਤਾ । ਅਸਲ ਗੱਲ ਕੀ ਸੀ ਇਹ ਕਿਸੇ ਨੂੰ ਵੀ ਪਤਾ ਨਾ ਚਲ ਸਕਿਆ । ਮਾਬਰੇ 
ਥਾਮਸਨ ਅਤੇ ਡੇਲਾਫੌਂਸ ਦੋ ਐਸੇ ਇਨਸਾਨ ਸਨ, ਜੋ ਇਸ ਸ਼ੌਫ਼ਨਾਕ ਘਟਨਾ ਨੂੰ 
ਵਰਨਣ ਕਰਨ ਲਈ ਬਚ ਗਏ ਸਨ 1 ਇਹਨਾਂ ਦੇ ਬਿਆਨ ਮੁਤਾਬਿਕ ਦਰਿਆ ਵਿਚ 
ਪਾਣੀ ਬਹੁਤ ਘੱਟ ਸੀ ਅਤੇ ਬੇੜੀਆਂ ਤੀਕ ਪੁੱਜਣ ਲਈ ਮੁਸਾਫ਼ਿਰਾਂ ਨੂੰ ਕੁਝ ਦੂਰ 
ਗੈਧਲੇ ਹੋਏ ਪਾਣੀ 'ਚ ਟੂਰ ਕੇ ਜਾਣਾ ਪਿਆ ਸੀ । ਦਰਿਆ ਦੇ ਕੰਢੇ ਤੇ ਉਹਨਾਂ 
ਦੀ ਵਿਦਾਇਗੀ ਨੂੰ ਦੇਖਣ ਲਈ ਬਹੁਤ ਹੀ ਭੀੜ ਜਮ੍ਹਾਂ ਹੋਈ ਪਈ ਸੀ । ਹਰਿਦੇਵ ਦੇ 
ਮੰਦਰ ਦੇ ਚਬੂਤਰੇ ਤੇ ਇਕ ਕਾਲੀਨ ਵਿਛਿਆ ਹੋਇਆ ਸੀ, ਜਿਸ ਤੋਂ ਤਾਂਤੀਆ, 
ਬਾਲਾਰਓਂ, ਅਜੀਮੁੱਲਾ ਅਤੇ ਜਵਾਲਾਪ੍ਰਸਾਦ ਬੈਠੇ ਹੋਏ ਸਨ । ਉਸ ਵੇਲੇ ਨਾਨਾ 
ਉਥੇ ਮੌਜੂਦ ਨਹੀ" ਸੀ । ਥਾਮਸਨ ਦੇ ਬਿਆਨ ਮੁਤਾਬਿਕ ''ਆਖਿਰੀ ਮੁਸਾਫ਼ਿਰ ਦੇ 
ਬੇੜੀ 'ਚ ਸਵਾਰ ਹੁੰਦਿਆਂ ਸਾਰ ਹੀ _ਮਲਾਹਾਂ ਨੂੰ ਬੇੜੀਆਂ ਚਲਾ ਦੇਣੀਆਂ 
ਚਾਹੀਦੀਆਂ ਸਨ । ਪਰ ਕਿਨਾਰੇ ਤੇ ਕੋਈ ਇਸ਼ਾਰਾ ਪਾ ਕੇ ਸਾਰੇ ਮਲਾਹਾਂ ਨੇ 
ਬੇੜੀਆਂ ਵਿਚੋ" ਛਲਾਂਗਾਂ ਲਗਾ ਦਿਤੀਆਂ ਤੇ ਕਿਨਾਰੇ ਵਲ ਦੌੜੋ । ਅਸੀ ਫ਼ੌਰਨ 
ਉਹਨਾਂ ਤੇ ਗੋਲੀਆਂ ਚਲਾ ਦਿਤੀਆਂ ।'' ਇਸ ਦੇ ਨਾਲ ਹੀ ਉਹਨਾਂ ਬਾਗ਼ੀਆਂ ਨੇ, 
ਉਹਨਾਂ ਸਿਪਾਹੀਆਂ ਨੇ ਕੈਦੀਆਂ ਤੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿਤੀਆਂ, 
ਜੋ ਉਹਨਾਂ ਨੂੰ ਸਹੀ ਸਲਾਮਤ ਇਥੋਂ ਤੱਕ ਲੈ ਆਏ ਸਨ । ਜਵਾਬ ਵਿਚ ਦੂਜੇ 
ਪਾਸਿਓ” ਵੀ ਗੋਲੀ ਚਲੀ । ਇਉ” ਉਥੇ ਲੜਾਈ ਸ਼ੁਰੂ ਹੋ ਗਈ । ਹੁਣ ਸਿਪਾਹੀਆਂ 
ਦੀਆਂ ਬੈਦੂਕਾਂ ਤੋ ਇਲਾਵਾ ਘਾਟ ਤੇ ਛੁਪਾ ਕੇ ਰਖੀਆਂ ਹੋਈਆਂ ਤੋਪਾਂ ਨੇ ਵੀ 
ਅੱਗ ਉਗਲਣੀ ਸ਼ੁਰੂ ਕਰ ਦਿਤੀ ਅਤੇ ਬਹੁਤ ਸਾਰੋਂ ਲੌਕੀ ਅੱਗ ਨਾਲ ਜਲ ਕੇ 
ਮਰ ਗਏ । ਕੁਝ ਲੌਕ ਪਹਿਲਾਂ ਹੀ ਗੋਲੀਆਂ ਦਾ ਨਿਸ਼ਾਨਾ ਬਣ ਚੁੱਕੇ ਸਨ । 
ਉਹਨਾਂ ਵਿਚੋਂ, ਜੋ ਬੱਚੇ ਅਤੇ ਔਰਤਾਂ ਬਚੀਆਂ, ਉਹਨਾਂ ਨੂੰ ਕੈਦੀ ਬਣਾ ਲਿਆ 
ਗਿਆ । ਇਕ ਬੇੜੀ ਕਿਸੀ ਤਰ੍ਹਾਂ ਗੋਲੀਆਂ ਦੀ ਲਪੋਟ ਤੋਂ ਬੱਚ ਕੇ ਭੱਜਾ ਲਈ 


ਕਾਨਪੁਰ ਦੀ ਬਗ਼ਾਵਤ 31 


ਗਈ ਪਰ ਉੱਸ ਨੂੰ ਵੀ ਕੁਝ ਦੂਰੀ ਤੇ ਫੜ ਲਿਆ ਗਿਆ ਪਰ ਉਸ ਤੇ ਸਵਾਰ 
4 ਮੁਸਾਫ਼ਿਰ ਜਾਨ ਬਚਾ ਕੇ ਭੱਜ ਨਿਕਲੇ । 


'ਬੀਬੀਘਰ ਦਾ ਕਤਲੇਅਨਮ : 

ਇਹਨਾਂ ਦੋ ਸੌ ਬਚਣ ਵਾਲਿਆਂ ਵਿਚੋਂ, ਜਿਹਨਾਂ ਨੂੰ ਕੈਦ ਕਰ ਲਿਆ ਗਿਆ 
ਸੀ, ਜਿੰਨੇ ਆਦਮੀ ਸਨ, ਉਹਨਾਂ ਨੂੰ ਗੋਲੀ ਮਾਰ ਕੇ ਮਾਰ ਦਿਤਾ ਗਿਆ ਅਤੋਂ 
ਔਰਤਾਂ ਅਤੇ ਬੱਚਿਆਂ ਨੂੰ, ਜੋ ਗਿਣਤੀ ਵਿਚ ਤਕਰੀਬਨ 150 ਸਨ, ਬੀਬੀ ਘਰ 
ਨਾਮ ਦੀ ਇਕ ਛੋਟੀ ਜਿਹੀ ਜਗ੍ਹਾ ਤੇ ਕੈਂਦ ਕਰ ਦਿਤਾ ਗਿਆ । 17 ਜੁਲਾਈ ਨੂੰ 
ਜਦ ਮੌਜਰ ਜਨਰਲ ਹੋਓਲਾਕ ਦੀ ਹਮਲਾਵਰ ਫ਼ੌਜ ਕਾਨਪੁਰ ਦੇ ਕਰੀਬ ਪੁੱਜੀ ਤਾਂ 
ਬਾਗ਼ੀ ਲੀਡਰਾੰ ਨੂੰ ਇਹ ਯੋਕੀਨ ਹੋ ਗਿਆ ਕਿ ਕਾਨਪੁਰ ਤੇ ਉਹਨਾਂ ਦਾ ਕਬਜ਼ਾ 
ਜ਼ਿਆਦਾ ਦੇਰ ਤੱਕ ਨਹੀ” ਰਹਿ ਸਕਦਾ ਤਾਂ ਉਹਨਾਂ ਨੇ ਸਿਪਾਹੀਆਂ ਦੀ ਇਕ 
ਟੁਕੜੀ ਨੂੰ ਇਹ ਕਹਿ ਕੇ ਭੇਜਿਆ ਕਿ ਬੀਬੀਘਰ ਵਿਚਲੋਂ ਕੈਦੀਆਂ ਨੂੰ ਦਰਵਾਜ਼ਿਆਂ 
ਅਤੇ ਖਿੜਕੀਆਂ ਰਾਹੀ” ਗੋਲੀਆਂ ਚਲਾ ਕੇ ਖ਼ਤਮ ਕਰ ਦਿਤਾ ਜਾਵੇ ਪਰ 
ਸਿਪਾਹੀਆਂ ਨੇ ਕਮਰੇ ਦੀ ਛੱਤ ਤੋ ਗੋਲੀਆਂ ਵਰ੍ਹਾਈਆਂ । ਇਸ ਮਗਰੋ ਪਤਾ ਨਹੀ” 
ਕਿਸ ਦੇ ਕਹਿਣ ਤੇ ਕੁਝ ਜੱਲਾਦਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਬਦਕਿਸਮਤ 
ਕੈਦੀਆਂ ਨੂੰ ਜਿਬਾਹ ਕਰਵਾਇਆ ਗਿਆ । ਅਗਲੋਂ ਦਿਨ ਉਹਨਾਂ ਲਾਸ਼ਾਂ ਨੂੰ ਲਾਗੇ ਦੇ 
ਖੂਹ ਵਿਚ ਸੁਟਵਾ ਦਿਤਾ ਗਿਆ । 


ਕਾਨਪੁਰ ਵਿਚ ਭੁਲਮ : 

1857 ਵਿਚ ਹੌਣ ਵਾਲੀ ਦੂਜੀ ਘਟਨਾ ਦੇ ਮੁਕਾਬਲੇ ਕਾਨਪੁਰ ਦੇ ਦੋ ਕਤਲੇਆਮ 
ਜਿਆਦਾ ਬਦਨਾਮ ਸਨ । ਇੰਗਲੰ'ਡ ਅਤੇ ਹਿੰਦੁਸਤਾਨ ਦੇ ਸਕੂਲਾਂ ਦੇ ਬੱਚਿਆਂ ਨੂੰ 
ਇਹਨਾਂ ਘਟਨਾਵਾਂ ਬਾਰੇ ਬਹੁਤ ਵਧਾ ਚੜ੍ਹਾ ਕੇ ਦਸਿਆ ਜਾਂਦਾ ਰਿਹਾ ਹੈ । ਜਦ ਕਿ 
ਹਿੰਦੁਸਤਾਨੀਆਂ ਦੀ ਇਸ ਤੋਂ` ਕਿਤੇ ਜ਼ਿਆਦਾ ਗਿਣਤੀ ਵਿਚ ਅੰਗਰੇਜ਼ਾਂ ਦੇ ਹੱਥੋ 
ਬਹੁਤ ਬੇਰਹਿਮੀ ਨਾਲ ਤਬਾਹੀ ਹੋਈ । ਮਗਰ ਹਿੰਦੁਸਤਾਨੀਆਂ ਦੇ ਕਤਲੋਆਮ ਦੇ 
ਇਹਨਾਂ ਅਫਸੋਂਸਨਾਕ ਘਟਨਾਵਾਂ ਨੂੰ ਇਤਿਹਾਸਕਾਰਾਂ ਤੋ ਇਲਾਵਾ ਸ਼ਾਇਦ ਹੀ 
ਕੋਈ ਜਾਣਦਾ ਹੋਵੇ । 

ਨੀਲ ਦੇ ਬੇਹਿਸਾਬ ਜ਼ੁਲਮ ਅਤੇ ਲੁੱਟਮਾਰ ਦੇਖ ਕੇ ਹੀ ਸ਼ਾਇਦ ਬਾਗ਼ੀਆਂ ਨੂੰ 
ਇਸ ਕਤਲੇਆਮ ਦੀ ਪ੍ਰੋਰਨਾ ਮਿਲੀ । ਨੀਲ ਨੇ ਇਸ ਦਾ ਕਿਸ ਤਰ੍ਹਾਂ ਬਦਲਾ 
ਲਿਆਂ, ਉਹ ਹੋਰ ਵੀ ਜ਼ਿਆਦਾ ਭਿਆਨਕ ਸੀ । ਨੀਲ ਨੇ ਜ਼ੁਲਮ ਦੀ ਹੱਦ ਹੀ 
ਕਰ ਦਿਤੀ ਤੇ ਹਿੰਦੁਸਤਾਨੀ ਕੈਦੀਆਂ ਨੂੰ ਆਪਣੇ ਸ਼ਹੀਦ ਭਰਾਵਾ ਦਾ ਖ਼ੂਨ ਪੀਣ ਤੇ 
ਮਜਬੂਰ ਕੀਤਾ । ਇਸ ਦਾ ਵੱਡਾ ਕਾਰਨ ਇਹ ਸੀ ਕਿ ਅੰਗਰੇਜ਼ ਉਸ ਖੂਹ ਨੂੰ 
ਨਹੀ” ਸਨ ਭੁੱਲ ਸਕੇ, ਜਿਸ ਵਿਚ ਉਹਨਾਂ ਦੀ ਆਪਣੀ ਕੌਮ ਦੇ ਇਨਸਾਨ ਕਤਲ 
ਕਰਕੇ ਸੁੱਟੇ ਗਏ ਸਨ । ਵੈਸੇ ਜ਼ੁਲਮ ਇਕ ਕੌਮ ਨਾਲ ਨਹੀ ਕੀਤਾ ਜਾ ਸਕਦਾ 
ਅਤੇ ਕੌਮੀ ਜਾਂ ਨਸਲੀ ਜੋਗਾਂ ਵਿਚ ਇਨਸਾਨੀਅਤ ਦਾ ਹਮੇਸ਼ਾਂ ਹੀ ਹੱਕ ਪੂਰਿਆ 


32 ਤਾਂਤੀਆਂ ਤੋਪੇਂ 


ਜਾਂਦਾ ਹੈ । ਰਸਿਲ ਅਨੁਸਾਰ, ''ਇਕ ਜ਼ਮਾਨੇ 'ਚ ਅਸੀ ਵੀ ਯਹੂਦੀਆਂ ਤੇ 
ਐਸੇ ਹੀ ਜੁਲਮ ਢਾਹੇ ਸਨ ਜਿਵੇ ਹਿੰਦੂ ਅਤੇ ਮੁਸਲਮਾਨ ਇਸਾਈਆਂ ਤੇ ਢਾਹ 
ਰਹੇ ਹਨ ।' ਇਸ ਤੋ" ਪਹਿਲਾਂ ਦੇ ਸਮਿਆਂ ਵਿਚ ਵੀ ਬੇਬਸ ਫ਼ੌਜਾਂ ਦੇ ਹਥਿਆਰ 
ਸੁੱਟ ਦੇਣ ਮਗਰੋਂ ਉਹਨਾਂ ਨੂੰ ਬੜੀ ਬੇਰਹਿਮੀ ਨਾਲ ਕਤਲ ਕੀਤਾ ਜਾਂਦਾ ਚਿਹਾ ਹੈ । 
ਮੱਧਕਾਲ ਦੇ ਯੂਰਪ ਦਾ ਇਤਿਹਾਸ ਕਾਨਪੁਰ ਤੋ ਜ਼ਿਆਦਾ ਭਿਆਨਕ ਅਤੇ ਜੋਗੀ ਹੈ 
ਅਤੇ ਅੱਜ ਨਵੇ ਜ਼ਮਾਨੇ ਦੀਆਂ ਕੌਮਾਂ ਨੇ ਇਸ ਦਾ ਭਿਆਨਕ ਹੋਣਾ ਸਵੀਕਾਰ ਕਰ 
ਲਿਆ ਹੈ । ਰਸਿਲ ਨੇ ਇਹ ਵੀ ਕਿਹਾ ਹੈ ਕਿ ਕਾਨਪੁਰ ਦੀਆਂ ਘਟਨਾਵਾਂ ਦੀ 
ਹੱਦ ਤੋ ਜ਼ਿਆਦਾ ਪ੍ਰਾਪੋਗੈਡਾ ਦੀ ਇਕ ਵਜ੍ਹਾ ਸ਼ਾਇਦ ਇਹ ਵੀ ਸੀ ਕਿ ਇਸ ਨੂੰ 
ਹੁਕਮ ਮੰਨਣ ਵਾਲੀ ਕੌਮ ਨੇ ਕੀਤਾ ਸੀ । ਜਿਸ ਦੇ ਕਾਲੇ ਆਦਮੀਆਂ ਨੇ ਆਪਣੇ 
ਮਾਲਿਕਾਂ ਦਾ ਖੂਨ ਬਹਾਉਣ ਦੀ ਹਿੰਮਤ ਕੀਤੀ ਸੀ । ਇਹ ਲੜਾਈ ਹਾਕਿਮਾਂ ਦੇ 
ਖ਼ਿਲਾਫ਼ ਗੁਲਾਮਾਂ ਦੀ ਲੜਾਈ ਹੀ ਨਹੀ” ਸੀ, ਇਹ ਇਕ ਧਰਮ ਦੇ ਲੋਕਾਂ ਦੀ 
ਦੂਜੇ ਧਰਮ ਦੇ ਲੋਕਾਂ ਦੇ ਵਿਰੁੱਧ, ਇਕ ਨਸਲ ਦੀ ਦੂਜੀ ਨਸਲ ਦੇ ਵਿਰੁੱਧ ਲੜਾਈ 
ਸੀ । ਇਹ ਬਦਲਾ, ਨਫ਼ਰਤ ਅਤੇ ਰਾਜ ਕਰਨ ਵਾਲੇ ਵਿਦੇਸ਼ੀਆਂ ਦੇ ਵਿਰੁੱਧ ਆਜ਼ਾਦੀ 
ਦੀ ਲੜਾਈ ਸੀ ।੧ 

ਸਮੁੱਚੌ ਤੌਰ ਤੇ ਇਹ ਦੋਵੇ ਕਤਲੋਆਮ ਇਕ ਇਤਿਹਾਸਕ ਸੱਚਾਈ ਹਨ 
ਜਿਹਨਾਂ ਨੂੰ ਅੱਖੋਂ ਪਰੋਖੇ ਨਹੀ” ਕੀਤਾ ਜਾ ਸਕਦਾ । ਪਰ ਇਹਨਾਂ ਘਟਨਾਵਾਂ ਨੂੰ, 
ਜਿਹਨਾਂ ਗਵਾਹਾਂ ਦੀ ਬੁਨਿਆਦ ਤੇ ਏਨਾ ਵਧਾ ਚੜ੍ਹਾ ਕੇ ਦਿਖਾਇਆ ਗਿਆ ਹੈ, 
ਉਹਨਾ ਤੇ ਪੂਰੀ ਤਰ੍ਹਾਂ ਭਰੋਸਾ ਨਹੀ` ਕੀਤਾ ਜਾ ਸਕਦਾ । ਬਹੁਤ ਸਾਰੇ ਇਤਿਹਾਸਕਾਰਾਂ 
ਅਨੁਸਾਰ ਸੈਤਾਨ,_ ਕਮੀਨਾ ਅਤੇ ਜਾਲਿਮ ਨਾਨਾ ਸਾਹਿਬ ਇਰਨਾਂ ਹੋਏ ਜੁਰਮਾਂ ਦਾ 
ਜਿੰਮੇਵਾਰ ਸੀ । ਬਹੁਤ ਸਾਰੇ ਇਤਿਹਾਸਕਾਰ ਇਸ ਦੀ ਜ਼ਿੰਮੰਵਾਰੀ ਤਾਂਤੀਆ ਤੋਪੇ ਦੇ 
ਸਿਰ ਮੜ੍ਹਦੇ ਹਨ ਅਤੇ ਅਜ਼ੀਮੁੱਲਾ, ਜਵਾਲਾਪ੍ਰਸਾਦ ਅਤੇ ਬਾਲਾਰਾਓ ਨੂੰ ਤਾਂਤੀਆ ਦਾ 
ਸਾਂਝੀਦਾਰ ਦਸਦੇ ਹਨ । ਇਹ ਵੀ ਕਿਹਾ ਗਿਆ ਹੈ ਕਿ ਅੰਗਰੇਜ਼ਾਂ ਨੂੰ ਘਾਟ ਤੇ . 
ਲਿਆ ਕੇ ਕਤਲ ਕਰ ਦੇਣ ਦਾ ਪਲਾਨ-ਪਹਿਲਾਂ ਦਾ ਹੀ ਬਣਾਇਆ ਹੋਇਆ ਸੀ 
ਹਾਲਾਂਕਿ ਇਸ ਬਿਆਨ ਦੀ ਕੋਈ ਗਵਾਹੀ ਮੌਜੂਦ ਨਹੀ” ਹੈ, ਕੋਈ ਵ ਸਬੂਤ 
ਨਹੀ ਹੈ । ਪਰ ਦਰਿਆ ਦੇ ਕੇਢੇ ਸਿਪਾਹੀਆਂ, ਤੋਪਾਂ ਅਤੇ ਚੰਹਾਨ ਜਾਗੀਰਦਾਰਾਂ ਦੇ 
ਮੌਜੂਦ ਹੋਣ ਤੇ ਥੋੜ੍ਹਾ ਜਿਹਾ ਸੈਕੇਤ ਜ਼ਰੂਰ ਮਿਲਦਾ ਹੈ ਕਿ ਕੋਈ ਗੱਲ ਜ਼ਰੂਰ ਹੈ । 
ਹੁਣ ਸਵਾਲ ਉਠਦਾ ਹੈ ਕਿ ਨਾਨਾ ਜਾਂ ਤਾਂਤੀਆ ਦਾ ਇਸ ਕਤਲੇਆਮ ਵਿਚ 
ਹੱਥ ਸੀ ਜਾਂ ਨਹੀਂ ? ਇਰ ਗੱਲ ਪੂਰੀ ਤਰ੍ਹਾਂ ਸਾਬਿਤ ਨਹੀ” ਕੀਤੀ ਜਾਂ ਸਕੀ । 
ਜਾਨ ਲੰਗ ਕਹਿੰਦਾ ਹੈ, “ਬਿਨਾਂ ਕਿਸੇ ਸਬੂਤ ਮਿਲੋਂ ਤੇ ਇਸ ਗੱਲ ਬਾਰੇ ਬਹੁਤ 
ਸਾਰੇ ਖ਼ਤਾਂ ਨੂੰ ਪੜ੍ਹਨ ਮਗਰੋ” ਨਾਨਾ ਨੂੰ ਇਸ ਦਗ਼ਬਾਜ਼ੀ ਅਤੇ ਇਹੋ ਜਿਹੇ ਕਤਲੇਆਮ 


1. ਰਸਿਲ; ਉਂਹੀ, ਪੰਨਾ 170-71. 
2. ਉਚੀ । 


ਕਾਨਪੁਰ ਦੀ ਬਗਾਵਤ 33 


ਦਾ ਜ਼ਿੰਮੇਵਾਰ ਠ,ਹਰਾਉਣਾ ਮੇਰੇ ਲਈ ਅਫ਼ਸੇਂਸ ਦੀ ਗੱਲ ਹੋਵੇਗੀ ।'' ਕਰਨਲ 
ਮਾਡ ਨੋ ਵੀ ਇਸ ਗੱਲ ਤੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਇਹਨਾਂ ਘਟਨਾਵਾਂ ਵਿਚ 
ਨਾਨਾ ਦਾ ਹੱਥ ਸੀ । 

ਜਿਥੇ ਤੱਕ ਜੋੜਾ ਘਾਟ ਦੇ ਕਤਲੋਆਮ ਵਿਚ ਤਾਂਤੀਆ ਦੇ ਹੱਥ ਦਾ ਹੋਣਾ 
ਕਿਹਾ ਗਿਆ ਹੈ, ਬਹੁਤ ਸਾਰੇ ਸਬੂਤਾਂ ਮੁਤਾਬਿਕ ਕਤਲੰਆਮ ਤਾਂਤੀਆ ਦੋ ਇਸ਼ਾਰੇ 
ਤੇ ਸੁਰੂ ਹੋਇਆ ਸੀ, ਜੋ ਮੰਦਿਰ ਦੇ ਚਬੂਤਰੇਂ ਤੇ ਬੌਠਾ ਹੋਇਆ ਸੀ ਜਿਵੇ ਕਿ 
ਸਾਨੂੰ ਪਤਾ ਵੀ ਹੈ ਕਿ ਬੇੜੀਆਂ ਦਾ ਇੰਤਜਾਮ ਕਰਨਾ ਤਾਂਤੀਆ ਦੇ ਜ਼ਿੰਮੇਂ ਸੀ । 
ਤਾਂਤੀਆ ਦੇ ਅਨੁਸਾਰ ਉਸ ਨੇ ਚਾਲ੍ਹੀ ਬੇੜੀਆਂ ਦਾ ਇੰਤਜ਼ਾਮ ਕੀਤਾ ਤੇ ਜਦ 
ਸਾਰੇ ਲੋਕੀ ਬੇੜੀਆਂ ਤੇ ਸਵਾਰ ਹੋ ਗਏ ਤਾਂ ਮੈ ਉਹਨਾਂ ਨੂੰ ਇਲਾਹਾਬਾਦ ਭੇਜ 
ਦਿਤਾ । ਇਸੋਂ ਦੌਰਾਨ ਸਿਪਾਹੀਆਂ ਨੇ ਦਰਿਆ ਵਿਚ ਕੁੱਦ ਕੇ ਕਤਲੇਆਮ ਸੁਰੂ 
ਕਰ ਦਿਤਾ । ਇੰਜ ਜਾਪਦਾ ਹੈ ਕਿ ਤਾਂਤੀਆ ਨੇ ਬੇੜੀਆਂ ਨੂੰ ਚਲਣ ਦਾ ਇਸ਼ਾਰਾ 
ਕੀਤਾ ਸੀ । ਗ਼ਲਤੀ ਨਾਲ ਉਸ ਨੂੰ ਕਤਲੇਆਮ ਦਾ ਇਸ਼ਾਰਾ ਸਮਝ ਲਿਆ ਗਿਆਂ । 
ਫਾਰੈਸਟ ਲਿਖਦਾ ਹੈ '“ਵਿਬਾਰਟ, (ਜੋ ਸਭ ਤੋ ਆਖ਼ਰੀ ਬੇੜੀ ਤੇ ਸਵਾਰ ਸੀ) ਨੇ 
ਕਿਹਾ, 'ਬੋੜੀਆਂ ਚਲਾਓ ।' ਇਕ ਮਹੀਨੇ ਦੀ ਤਕਲੀਫ਼ ਦੇਹ ਕੈਦ ਮਗਰੋ“ ਇਹ 
ਆਵਾਜ ਇਕ ਖ਼ੁਸ਼ੀ ਦੀ ਆਵਾਜ਼ ਸੀ ਪਰ ਗ਼ੱਦਾਰਾਂ ਨੇ ਇਸ ਤੇ ਕੋਈ ਧਿਆਨ 
ਨਾਂ ਦਿਤਾ । ਇਸੇ ਦੌਰਾਨ ਬਿਗੁਲ ਦੀ ਮਨਹੂਸ ਆਵਾਜ਼ ਸੁਣਾਈ ਦਿਤੀ ਇਹੀ 
ਸਾਇਦ ਕੋਈ ਇਸ਼ਾਰਾ ਸੀ । ਇਹ ਸੁਣਦਿਆਂ ਹੀ ਮਲਾਹ ਬੇੜੀਆਂ `ਚੋ` ਬਾਹਰ 
ਕੁੱਦਣ ਲਗ ਪਏ ।”3 

ਮਾਬਰੇ ਥਾਮਸਨ ਦੇ ਅਨ੍ਸਾਰ ਜਦ ਮਲਾਹ ਬੇੜੀਆਂ ਨੂੰ ਛੱਡ ਕੇ ਦਰਿਆ 'ਚ 
ਕੱਦੇ ਤਾਂ ਅੰਗਰੇਜ਼ਾਂ ਨੇ ਗੋਲੀ ਚਲਾਉਣ ਵਿਚ ਪਹਿਲ ਕੀਤੀ, ਸਬੂਤ ਨਾਲ ਤਾਂ ਇਹ 
ਆਖਣਾ ਮੁਸ਼ਕਿਲ ਹੈ ਪਰ ਇਹ ਸੌਭਵ ਹੈ ਕਿ ਬਾਗੀ ਸਿਪਾਹੀ, ਜੋਂ ਨੀਲ ਦੇ 
ਦਰਦਨਾਕ ਜ਼ੁਲਮ ਦੀਆਂ ਖ਼ਬਰਾਂ ਸੁਣ-ਸੁਣ ਕੇ ਪਹਿਲਾਂ ਹੀ ਪਰੇਸ਼ਾਨ ਹਾਲਤ ਵਿਚ 
ਸਨ, ਅੰਗਰਜ਼ਾਂ ਦੀ ਇਸ ਹਰਕਤ ਨੂੰ ਦੇਖ ਕੇ ਬੇਕਾਬੂ ਹੋ ਗਏ । ਐਸੇ ਹਾਲਾਤ 
ਵਿਚ ਸੋਨ ਦਾ ਇਹ ਬਿਆਨ ਬਿਲਕ੍ਰਲ ਸਹੀ ਜਾਪਦਾ ਹੈ “ਜੇ ਨਾਨਾ ਨੂੰ ਬਾਗ਼ੀ 
ਸਿਪਾਹੀਆਂ ਦਾ ਕਮਾਂਡਰ ਹੋਣ ਦੇ ਨਾਤੇ ਇਸ ਕਤਲੇਆਮ ਦਾ ਜ਼ਿੰਮੇਵਾਰ ਠਹਿਰਾਇਆ 
ਜਾਂਦਾ ਹੈ ਤਾਂ ਨੀਲ ਨੂੰ ਵੀ ਇਸ ਤੋਂ ਵੱਖ ਜਾਂ ਘੱਟ ਨਹੀ' ਸਮਝਿਆ ਜਾ ਸਕਦਾ । 
ਉਸ ਨੂੰ ਵੀ ਇਹਨਾਂ ਜ਼ੁਰਮਾਂ ਦਾ ਬਰਾਬਰ ਹਿੱਸੇਦਾਰ ਮੰਨਣਾ ਪਵੇਗਾ । 3 

ਸ਼ਰ ਜਾਰਜ ਟਰੇਵਲਨ ਦੇ ਸ਼ੱਕੀ ਬਿਆਨ (ਜਿਹਨਾਂ ਦੀ ਬੁਨਿਆਦ ਨਾਨਕ ਚੋਦ 


1. ਜੇ ਲੰਗ; ਵਾਂਡਰਿੰਗਜ਼ ਇਨ ਇੰਡੀਆ ਐੱਡ ਅਦਰ ਸਕੈਚਿਜ਼ ਆਫ ਲਾਈਫ਼ 
ਇਨ ਹਿੰਦੁਸਤਾਨ; ਪੰਨਾ 412-13. 

2. ਫਾਰੈਸਟ, ਏ ਹਿਸਟਰੀ ਆਫ਼ ਦੀ ਇੰਡੀਅਨ ਮੁਟੀਨੀ; ਪੰਨਾਂ 457. 

3. ਸੋਨ; ਉਹੀ; ਪੰਨਾ 150, 


34 ਤਾਂਤੀਆ ਤੋਪ 


ਦੀ ਰੋਜ਼ਾਨਾ ਡਾਇਰੀ ਅਤੇ ਕਰਨਲ ਵਿਲੀਅਮਜ਼ ਦੇ ਸਾਹਮਣੇ 63 ਗਵਾਹਾਂ ਦੋ 
ਬਿਆਨ ਹਨ ।) ਦੇ ਜੁਆਬ ਵਿਚ ਅਸੀ ਫਾਰੈਸਟ ਦੀ ਰਾਇ ਪ੍ਰਮਾਣਿਤ ਮੰਨਦੇ ਹਾਂ, 
“ਇਹ ਬਿਆਨ ਸ਼ੱਕੀ ਹਨ ਤੇ ਇਹਨਾਂ 'ਤੇ ਅੱਖਾਂ ਬੈਦ ਕਰਕੇ ਭਰੋਸਾ ਨਹੀ” ਕੀਤਾ 
ਜਾ ਸਕਦਾ । ਅਫ਼ਸਰਾਂ ਦੇ ਭੇਜੇ ਹੋਏ ਗੁਪਤ ਸਮਾਚਾਰ, ਗ਼ੈਰ ਸਰਕਾਰੀ ਖੋਜਾਂ ਅਤੇ 
ਹੋਰ ਬਹੁਤ ਸਾਰੇ ਦੂਜੇ ਲੋਕਾਂ ਦੀਆਂ ਅਰਜ਼ੀਆਂ ਨਾਲ ਇਹ ਜ਼ਰੂਰ ਸਾਬਿਤ ਹੋ 
ਜਾਂਦਾ ਹੈ ਕਿ ਇਹ ਘਟਨਾਵਾਂ ਬਹੁਤ ਦਰਦਨਾਕ ਅਤੇ ਡਰਾਉਣੀਆਂ ਸਨ ਪਰ 
ਇਹਨਾਂ ਗਵਾਹੀਆਂ ਤੋ” ਇਹ ਪਤਾ ਚਲਦਾ ਹੈ ਕਿ ਜੋ ਸਿਪਾਹੀ ਬੀਬੀ ਘਰ ਦੇ 
ਕੈਂਦੀਆਂ ਦੀ ਰਖਿਆ ਕਰ ਰਹੇ ਸਨ, ਉਹਨਾਂ ਨੇ ਇਹਨਾਂ ਕੈਦੀਆਂ ਨੂੰ ਕਤਲ ਕਰਨ 
ਤੋਂ' ਮਨ੍ਹਾ ਕਰ ਦਿਤਾ ਸੀ । ਸੱਚ ਤਾਂ ਇਹ ਹੈ ਕਿ ਇਹ ਜੁਰਮ ਨਾਨਾ ਦੇ ਸੁਰਖਿਆ 
ਦਸਤੇ ਵਿਚ ਸ਼ਾਮਿਲ ਪੰਜ ਬਦਮਾਸ਼ਾਂ ਨੇ ਇਕ ਨਰਤਕੀ ਦੇ ਕਹਿਣ 'ਤੇ ਕੀਤਾ 
ਸੀ ।''? ਇਹ ਸਭ ਕੁਝ ਉਸ ਵੇਲੇ ਹੋਇਆ ਜਦ ਨਾਨਾ ਕਾਨਪੁਰ ਦੀ ਲੜਾਈ 
ਹਾਰ ਕੇ 'ਬੇਦਰ' ਭੱਜ ਗਿਆ ਸੀ । 

ਆਖ਼ਿਰ ਵਿਚ ਅਸੀ” ਸਰ ਜਾਰਜ ਕੈੱਪਬਿਲ ਦੀ 'ਯਾਦਾਸ਼ਤ' ਦਾ ਇਕ ਅੰਸ਼ 
ਪੇਸ਼ ਕਰ ਸਕਦੇ ਹਾਂ ਜਿਸ ਵਿਚ ਉਸ ਨੇ ਕਿਹਾ ਹੈ, “ਸਾਨੂੰ ਦੋ ਗੱਲਾਂ ਯਾਦ 
ਰਖਣੀਆਂ ਚਾਹੀਦੀਆਂ ਹਨ, ਇਕ ਇਹ ਕਿ ਇਹ ਜ਼ੁਲਮ ਪਹਿਲਾਂ ਤੋ" ਹੀ ਸੋਚ 
ਸਮਝ ਕੇ ਨਹੀ ਸੀ ਕੀਤਾ ਗਿਆ ਬਲਕਿ ਨਰਾਜ਼ਗੀ ਅਤੇ ਗੁੱਸੇ ਦੀ ਹਾਲਤ ਵਿਚ 
ਹੋਇਆ ਸੀ ਅਤੇ ਇਹ ਵੇਲਾ ਔਸਾ ਸੀ ਜਦ ਹੋਓਲਾਕ ਬਾਗ਼ੀਆਂ ਨੂੰ ਹਰਾ ਕੇ 
ਕਾਨਪੁਰ ਵਿਚ ਦਾਖ਼ਿਲ ਹੋ ਰਿਹਾ ਸੀ ਤੇ ਦੂਜੇ ਇਹ ਕਿ ਬਾਗ਼ੀਆਂ ਨੂੰ ਗੁੱਸਾ ਦਵਾਉਣ 
ਵਿਚ ਖ਼ੁਦ ਸਾਡਾ ਆਪਣਾ ਹੱਥ ਸੀ ਤੇ ਹਕੀਕਤ ਇਹ ਹੈ ਕਿ ਬਾਦ ਵਿਚ ਇਸ 
ਮਾਮਲੇ ਦੀ ਠੰਡੇ ਦਿਲ ਤੇ ਦਿਮਾਗ਼ ਨਾਲ ਜਦ ਛਾਣ-ਬੀਣ ਕੀਤੀ ਗਈ ਤਾਂ ਇਸ 
ਗੱਲ ਦਾ ਕੋਈ ਸਬੂਤ ਨਾ ਮਿਲਿਆ ਕਿ ਇਸ ਕਤਲੋਆਮ ਦੀ ਯੋਜਨਾ ਪਹਿਲਾਂ ਹੀ 
ਤਿਆਰ ਸੀ ਤੇ ਨੀਲ ਨੇ ਮਾਫ਼ ਨਾ ਕੀਤੀਆਂ ਜਾਣ ਵਾਲੀਆਂ ਹਰਕਤਾਂ ਕੀਤੀਆਂ, ਜੌ 
ਇਸ ਕਤਲੇਆਮ ਤੋ” ਕਿਤੇ ਜ਼ਿਆਦਾ ਜ਼ਾਲਿਮ ਸਨ । 


1. ਫਾਰੈਂਸਟ; ਉਹੀ; ਭੂਮਿਕਾ; ਪੰਨਾ %1. 
2. ਸੈਮਰੀਜ਼ ਆਫ਼ ਮਾਈ ਇੰਡੀਅਨ ਕੈਰੀਅਰ; ਦੁਆਰਾ ਸਰ ਜੀ; ਕੈਪਥਿਲ, 
ਰਸਿਲ, ਦੁਆਰਾ ਉਧਰਿਤ, ਉਹੀ; ਭੂਮਿਕਾ; ਪੰਨਾ %੯7. 


6. ਤਾਂਤੀਆ ਫ਼ੌਜੀ ਸਹਾਇਕ ਦੀ ਹੈਸੀਅਤ ਨਾਲ 


ਸ਼ਹਿਰ ਤੋਂ ਅੰਗਰੇਜ਼ੀ ਸਰਕਾਰ ਦਾ ਆਖ਼ਰੀ ਨਿਸ਼ਾਨ ਮਿੱਟ ਜਾਣ ਮਗਰੋ ਨਾਨਾ 
ਦਾ ਮਰਾਨਾ ਰਾਜ ਨੂੰ ਦੁਬਾਰਾ ਕਾਇਮ ਕਰਨ ਦਾ ਸੁਫ਼ਨਾ ਇਕ ਤਰ੍ਹਾਂ ਨਾਲ ਪੂਰਾ 
ਹੋਂ ਗਿਆ । 30 ਜੂਨ ਨੂੰ ਪੂਰੀ ਸ਼ਾਨ ਨਾਲ ਨਾਨਾ ਨੂੰ ਤਾਜ ਪਹਿਨਾਇਆ ਗਿਆ । 
ਇਸ ਮੌਕੇ ਤੇ ਕਾਨਪੁਰ ਅਤੇ ਆਸ-ਪਾਸ ਤੋ ਹੋਰ ਵੀ ਬਹੁਤ ਸਾਰੇ ਲੋਕੀ ਆਏ । 
'ਬੇਦਰ' ਵਿਚ ਕਈ ਦਿਨਾਂ ਤੱਕ ਨਾਨਾ ਦੇ ਤਾਜ ਪੁਆਉਣ ਦੀਆਂ ਖ਼ੁਸ਼ੀਆਂ 
ਮਨਾਈਆਂ ਜਾਂਦੀਆਂ ਰਹੀਆਂ ਅਤੇ ਨਵੇ" ਪੇਸ਼ਵਾ ਵਲੋ ਬਹੁਤ ਸਾਰੇ ਫਰਮਾਨ ਜਾਰੀ 
ਹੌਢੇ ਰਹੇ । ਪਰ ਅਕਲਮੰਦ ਅਤੇ ਹੁਸ਼ਿਆਰ ਤਾਂਤੀਆ ਇਸ ਨਵੇ” ਮਰਾਠਾ ਰਾਜ 
ਬਾਰੇ ਕਿਸੀ ਗ਼ਲਤ ਫ਼ਹਿਮੀ ਵਿਚ ਨਹੀ` ਰਿਹਾ । ਉਹ ਜਾਣਦਾ ਸੀ ਕਿ ਅੰਗਰੇਜ਼ੀ 
ਫ਼ੌਜ ਫਿਰ ਬਹੁਤ ਛੇਤੀ ਹੀ ਦੁਬਾਰਾ ਚੜ੍ਹਾਈ ਕਰੇਗੀ, ਇਸ ਲਈ ਉਹ ਸਮਾਂ ਬਰਬਾਦ 
ਕੀਤੇ ਬਿਨਾਂ ਹੀ ਕਾਨਪੁਰ ਦੀ ਸੁਰੱਖਿਆ ਲਈ ਆਪਣੀ ਫ਼ੌਜ ਨੂੰ ਮਜ਼ਬੂਤ ਬਣਾਉਣ 
ਵਿਚ ਲਗ ਪਿਆ 1 

ਕਾਨਪੁਰ ਦੇ ਘੇਰਾਓ ਦੌਰਾਨ ਹੀ ਨਾਨਾ ਨੇ ਰਾਜ ਸੈਭਾਲ ਲਿਆ ਸੀ ਅਤੇ 
ਸ਼ਹਿਰ ਦੋ ਪ੍ਰਸ਼ਾਸਨ ਨੂੰ ਸਹੀ ਢੋਗ ਨਾਲ ਚਲਾਉਣ ਵਿਚ ਲਗ ਪਿਆ ਸੀ । ਉਸ ਦੇ 
ਸਾਹਮਣੇ ਪਹਿਲਾ ਕੋਮ ਸ਼ਹਿਰ ਵਿਚ ਅਮਨ-ਚੈਨ ਲਿਆਉਣਾ ਸੀ । ਨਾਨਾ ਨੇ 
ਇਸ ਸਿਲਸਿਲੇ ਵਿਚ ਬਹੁਤ ਕੋਮ ਕੀਤੇ । ਫ਼ੌਜਦਾਰੀ ਮੁਕੱਦਮਿਆਂ ਦੈ ਫ਼ੋਸਲਿਆਂ 
ਲਈ ਉਸ ਨੇ ਆਪਣੇ ਭਰਾ ਭੱਟ ਦੀ ਦੇਖ-ਰੌਖ ਵਿਚ ਇਕ ਅਦਾਲਤ ਬਣਾਈ ਅਤੇ 
ਅਜ਼ੀਮੁੱਲਾ ਅਤੇ ਜਵਾਲਾਪ੍ਰਮਾਦ ਨੂੰ ਵੀ ਇਸ ਅਦਾਲਤ ਵਿਚ ਜੱਜ ਦੀ ਉਪਾਧੀ 
ਦਿਤੀ । ਇਸ ਤੋ ਇਲਾਵਾ ਨਾਨਾ ਨੇ ਹੌਲਾ ਸਿੰਘ ਨੂੰ ਸ਼ਹਿਰ ਦਾ ਕੌਤਵਾਲ 
ਵਸੀਉਦੀਨ ਨੂੰ ਸ਼ਹਿਰ ਦਾ ਕਾਜ਼ੀ ਬਣਾਇਆ । ਫ਼ੌਜ ਲਈ ਰਸਦ ਦਾ ਇੰਤਜ਼ਾਮ 
ਕਰਨ ਦਾ ਕੈਮ ਮੁੱਲਾ ਨਾਮ ਦੇ ਇਕ ਆਦਮੀ ਨੂੰ ਸੌਪਿਆਂ ਗਿਆ । ਅੰਗਰੇਜ਼ਾਂ ਦੇ 
ਰਾਜ ਤੋਂ ਪਹਿਲਾਂ ਸ਼ਹਿਰ ਵਿਚ ਜੋ ਫ਼ੌਜਦਾਰੀ ਦੇ ਹਿੰਦੂ ਰਿਵਾਜ਼ ਕਾਇਮ ਸਨ, 
ਨਾਨਾ ਨੇ ਉਹਨਾਂ ਨੂੰ ਦੁਬਾਰਾ ਸ਼ੁਰੂ ਕੀਤਾ । ਚੋਰ ਅਤੇ ਦੂਜੇ ਦੋਸ਼ੀ ਅਦਾਲਤ 
ਸਾਹਮਣੇ ਪੇਸ਼ ਕੀਤੇ ਜਾਂਦੇ ਸਨ, ਜਦ ਉਹਨਾਂ ਦਾ ਜੁਰਮ ਸਾਬਿਤ ਹੋ ਜਾਂਦਾ ਤਾਂ 


36 ਤਾਂਤੀਆ ਤੋਪੇ 


ਉਹਨਾ ਨੂੰ ਅੰਗਹੀਣ ਕਰਕੇ ਗਧਿਆਂ ਤੇ ਬਿਠਾ ਕੇ ਸ਼ਹਿਰ ਦੀਆਂ ਸੜਕਾਂ ਤੇ 
ਘੁੰਮਾਇਆ ਜਾਂਦਾ ਸੀ । 

ਪਰ ਨਾਨਾ ਦਾ ਰ'ਜ ਹਿੰਦੂ ਰਾਜ ਨਹੀ” ਸੀ । ਬਗ਼ਾਵਤ ਹੁੰਦਿਆਂ ਹੀ ਇਸਲਾਮੀ 
ਝੰਡਾ ਵੀ ਲਹਿਰਾ ਦਿਤਾ ਗਿਆ ਸੀ ਅਤੇ ਅੰਗਰੇਜ਼ਾਂ ਦੀ ਪੈਦਾ ਕੀਤੀ ਹੋਈ 
ਸੈਪ੍ਰਦਾਇਕਤਾ ਨੂੰ ਬਿਲਕੁਲ ਖ਼ਤਮ ਕਚ ਦਿਤਾ ਗਿਆ ਹੈ । ਮੁਸਲਮਾਨ ਬਹੁਤ 
ਜ਼ਿਆਦਾ ਗਿਣਤੀ ਵਿਚ ਨਾਨਾ ਦੇ ਦਰਬਾਰ ਵਿਚ ਹਾਜ਼ਿਰ ਹੋ ਕੇ ਉਸ ਦੇ ਰਾਜ ਦੀ 
ਹਿਮਾਇਤ ਕਰਦੇ ਸਨ । ਇੰਝ ਜਾਪਦਾ ਸੀ ਕਿ ਹਿੰਦੂ ਅਤੇ ਮੁਸਲਮਾਨ ਸਾਰੇ ਹੀ 
ਇਹ ਚਾਹੁੰਦੇ ਸਨ ਕਿ ਇਹ ਸ਼ਾਨਦਾਰ ਭਵਿੱਖ ਉਹਨਾਂ ਦੀ ਰਖ-ਰਖਾਓ ਵਿਚ 
ਫਿਰ ਆ ਜਾਵੇਂ । 


ਤਾਂਤੀਆਂ ਵਲੋਂ ਸ਼ਹਿਰ ਦੀ ਸੁਰੌਖਿਆ ਦਾ ਇੰਤਜ਼ਾਮ : 

ਹਮਲਾਵਰ ਅੰਗਰੇਜ਼ੀ ਫ਼ੌਜ ਨਾਲ ਪਹਿਲੀ ਝੜਪ 10 ਜੁਲਾਈ ਨੂੰ ਹੋਈ । 
ਇਸ ਦਾ ਮਤਲਬ ਇਹ ਹੋਇਆ ਕਿ ਤਾਂਤੀਆ ਨੂੰ ਸੁਰੱਖਿਆ ਦੇ ਇੰਤਜ਼ਾਮ ਕਰਨ 
ਲਈ ਪੂਰੇ ਦਸ ਦਿਨ ਦਾ ਵੀ ਸਮਾਂ ਨਾ ਮਿਲਿਆ । ਤਾਂਤੀਆਂ ਦੀ ਫ਼ੌਜ ਦੀ 
ਗਿਣਤੀ ਵੀਹ ਹਜ਼ਾਰ ਹੋਂ ਗਈ ਸੀ । ਫ਼ੌਜ ਵਿਚ ਜ਼ਿਆਦਾ ਗਿਣਤੀ ਜਾਗੀਰਦਾਰਾਂ 
ਅਤੇ ਸਿਪਾਹੀਆਂ ਅਤੇ ਪੈਦਲ-ਦਸਤਿਆਂ ਦੀ ਸੀ । ਗੋਲਾ-ਬਾਰੂਦ ਅਤੇ ਹਥਿਆਰਾਂ 
ਦੀ ਕੋਈ ਕਮੀ ਨਹੀ” ਸੀ । ਫ਼ੌਜੀ ਜਾਸੂਸ ਵੀ ਵੱਡੀ ਗਿਣਤੀ ਵਿਚ ਮੌਜੂਦ ਸਨ, 
ਜੋ ਦੁਸ਼ਮਨਾਂ ਦੀਆਂ ਖ਼ਬਰਾਂ ਲਗਾਤਾਰ ਪੁਚਾ ਰਹੇ ਸਨ । ਇਸ ਵਿਚ ਕੋਈ ਸ਼ੱਕ 
ਨਹੀ` ਕਿ ਗਿਣਤੀ ਵਿਚ ਤਾਂਤੀਆ ਦੀ ਫ਼ੌਜ ਚੋਗੀ ਖ਼ਾਸੀ ਸੀ ਪਰ ਕੀ ਤਾਂਤੀਆ ਦੀ 
ਇਹ ਫ਼ੌਜ ਅੰਗਰੇਜ਼ਾਂ ਦੀ ਅਨੁਭਵੀ ਫ਼ੌਜ ਦਾ ਮੁਕਾਬਲਾ ਕਰ ਸਕਦੀ ਸੀ । ਜਿਸ ਦੀ 
ਦੇਖ-ਭਾਲ ਤਜ਼ਰਬੇਕਾਰ ਜੈਗੀ-ਵਿਦਵਾਨ ਕਰ _ਰਹੇ ਜਨ ਅਤੇ ਜਿਹਨਾਂ ਕੋਲ 
ਵਧੀਆ ਹਥਿਆਰ ਸਨ । ਵੀਲਰ ਤੇ ਫ਼ਤਹਿ ਹਾਸਿਲ ਕਰਨ ਮਗਰੋਂ” ਬਾਗ਼ੀ ਫ਼ੌਜ 
ਦਾ ਹੌਸਲਾ ਬਹੁਤ ਵੱਧ ਗਿਆ ਸੀ ਪਰ ਕੀ ਉਹ ਇਨਕਲਾਬੀ ਜੋਸ਼ ਦੇ ਬਲ ਤੇ 
ਐਸੀ ਫ਼ੌਜ ਤੇ ਛਾ ਸਕਦੇ ਸਨ ਜੋ ਪੂਰੀ ਤਰ੍ਹਾਂ ਤਿਆਰ ਹੋ ਕੇ ਮੈਦਾਨ ਵਿਚ ਉੱਤਰੀ 
ਸੀ ॥ ਤਾਂਤੀਆ ਨੂੰ ਜੋਗ ਦੇ ਮੈਦਾਨ ਦਾ ਕੋਈ ਤਜਰਬਾ ਨਹੀ' ਸੀ, ਇਸ ਦੇ 
ਬਾਵਜੂਦ ਉਸਨੇ ਸ਼ਹਿਰ ਨੂੰ ਬਚਾਉਣ ਲਈ ਕੁਝ ਵਧੀਆ ਤਰਕੀਬਾਂ ਸੋਚੀਆਂ । 
ਉਸ ਨੇ ਆਪਣੀ ਫ਼ੌਜ ਦੇ ਦਸਤਿਆਂ ਨੂੰ ਸ਼ਹਿਰ ਵਿਚ ਐਸੀਆਂ ਜਗ੍ਹਾਵਾਂ ਤੇ ਤੋਨਾਤ 
ਕੀਤਾ ਕਿ ਉਸ ਦੇ ਦੁਸ਼ਮਨ ਵੀ ਉਸ ਦੀ ਪ੍ਰਸ਼ੈਸਾ ਕੀਤੇ ਬਿਨਾਂ ਨਾ ਰਹਿ ਸਕੇ । 


ਹੇਓਲਾਕ ਦਾ ਅਗਾਂਹ ਵਧਣ” : 

ਇਧਰ ਤਾਂਤੀਆ ਸ਼ਹਿਰ ਦੀ ਸੁਰੱਖਿਆ ਦਾ ਇੰਤਜ਼ਾਮ ਕਰ ਰਿਹਾ ਸੀ । 
ਉਧਰ ਹੋਓਲਾਕ ਕਾਨਪੁਰ ਤੋਂ ਕਬਜ਼ਾ ਕਰਨ ਅਤੇ ਲਖਨਊ ਨੂੰ ਸਹਾਇਤਾ ਪੁਚਾਣ 
ਦੀਆਂ ਤਿਆਰੀਆਂ ਵਿਚ ਜੁੱਟਿਆ ਹੋਇਆ ਸੀ । ਰੇਓਲਾਕ ਨੂੰ ਜੋਗ ਦਾ ਚਾਲ੍ਹੀ ਸਾਲ 
ਦਾ ਅਨੁਭਵ ਸੀ ਅਤੇ ਉਹ ਅਫ਼ਗ਼ਾਨਿਸਤਾਨ, ਪੰਜਾਬ ਤੇ ਈਰਾਨ 'ਚ ਫ਼ੌਜੀ 


ਤਾਂਤੀਆ ਫ਼ੌਜੀ ਸਹਾਇਕ ਦੀ ਹੈਸੀਅਤ ਨਾਲ 37 


ਕਾਰਨਾਮੇ ਦਿਖਾ ਚੁਕਿਆ ਸੀ । ਲੇਡੀ ਕੈਨਿੰਗ ਮੁਤਾਬਿਕ ਉਹ ਬੁਢਾਪੇ ਵਿਚ ਵੀ 
ਹੁਸ਼ਿਆਰ ਅਤੇ ਫੁਰਤੀਲਾ ਸੀ । ਇੰਝ ਜਾਪਦਾ ਸੀ ਜਿਵੇ ਉਹ ਫ਼ੌਲਾਦ ਦਾ 
ਬਣਿਆ ਹੋਵੇ । ਸਿਰਫਿਰੇਂ ਨੀਲ ਨੂੰ ਕਾਬੂ ਵਿਚ ਰਖਣ ਅਤੇ ਹਾਰੇਂ ਹੋਏ ਸ਼ਰਿਰਾਂ ਨੂੰ 
ਦੁਬਾਰਾ ਹਾਸਿਲ ਕਰਨ ਲਈ ਐਸੇ ਹੀ ਆਦਮੀ ਦੀ ਜ਼ਰੂਰਤ ਸੀ । 

ਹੱਓਲਾਂਕ 30 ਜੂਨ, ਜਿਸ ਦਿਨ ਨਾਨਾ ਨੂੰ ਤਖ਼ਤ ਤੇ ਬਿਠਾਉਣ ਦਾ ਐਲਾਨ 
ਹੋਇਆ ਸੀ, ਇਲਾਹਾਬਾਦ ਪੁੱਜਾ । ਵੀਲਰ ਦੇ ਹਾਰ ਦੀ ਖ਼ਬਰ ਉਸ ਨੂੰ ਇਲਾਹਾਬਾਦ 
ਆਉਣ ਦੇ ਫੌਰਨ ਮਗਰੋਂ ਮਿਲ ਗਈ ਸੀ ਅਤੇ 7? ਜੁਲਾਈ ਨੂੰ ਇਲਾਹਾਬਾਦ ਤੋ 
ਟੁਰਨ ਤੋਂ" ਪਹਿਲਾਂ ਹੀ ਉਸ ਨੇ ਇਕ ਦਸਤਾ ਕੈਪਟਨ ਰੇਨਾਡ ਦੀ ਦੇਖ-ਰੇਖ ਵਿਚ 
ਕਾਨਪੁਰ ਭੇਜ ਦਿਤਾ ਸੀ । 


ਫ਼ਤਿਹਪੁਰ ਦੀ ਲੜਾਈ : 

ਰੋਨਾਡ 10 ਜੁਲਾਈ ਨੂੰ ਫ਼ਤਹਿਪੁਰ ਦੇ ਨੇੜੇ ਪੁੱਜ ਗਿਆ । ਉਸ ਵੇਲੇ ਇਹ ਜਗ੍ਹਾ 
ਬਾਗੀਆਂ ਦੇ ਕਬਜ਼ੇ ਵਿਚ ਸੀ । ਉਥੋ` ਦੇ ਸਿਪਾਹੀਆਂ ਦੀ ਬਗ਼ਾਵਤ ਮਗਰੋ” ਇਥੋ” ਦੇ 
ਜੱਜ ਮਿਸਟਰ ਟੁਕੀਰ ਦੇ ਇਲਾਵਾ ਸਾਰੇ ਅੰਗਰੇਜ ਹਾਕਿਮ ਇਥੋ ਚਲੋ ਗਏ ਸਨ । 
ਰੇਨਾਡ ਦੇ ਇਥੇ ਪੁਜਦਿਆਂ ਹੀ ਇਸ ਸ਼ਹਿਰ ਤੇ ਕਬਜ਼ਾ ਕਰਨ ਦੀ ਧੁਨ ਸਵਾਰ 
ਹੋਂ ਗਈ । ਇਹ ਕਾਰਨਾਮਾ ਦਿਖਾ ਕੇ ਉਹ ਅੰਗਰੇਜ਼ੀ ਫ਼ੌਜ ਸਾਹਮਣੇ ਆਪਣਾ ਲੋਹਾ 
ਮਨਵਾਉਣਾ ਚਾਹੁੰਦਾ ਸੀ । ਤਾਂਤੀਆ ਨੇ ਅੰਗਰੇਜ਼ੀ ਫ਼ੌਜ ਦੇ ਇਸ ਦਸਤੇ ਦਾ 
ਮੁਕਾਬਲਾ ਕਰਨ ਲਈ ਜਵਾਲਾਪ੍ਰਸਾਦ ਦੀ ਦੇਖ-ਰੇਖ ਵਿਚ ਬਾਗ਼ੀ ਫ਼ੌਜ ਦੀ ਇਕ 
ਵੱਡੀ ਟੁੱਕੜੀ ਇਥੇਂ ਪਹਿਲਾਂ ਹੀ ਤੈਨਾਤ ਕੀਤੀ ਹੋਈ ਸੰ ਪਰ ਰੈਨਾਡ ਕਿਸੀ ਨਾ 
ਕਿਸੀ ਤਰ੍ਹਾਂ ਇਸ ਟੁਕੜੀ ਦੇ ਹਮਲੇ ਤੋਂ ਬਚ ਨਿਕਲਿਆ । ਜੇ ਉਹ ਹਮਲ' ਕਰਨ 
ਦੀ ਕੋਸ਼ਿਸ਼ ਕਰਦਾ ਤਾਂ ਉਸ ਦੇ ਦਸਤੇ ਦਾ ਇਕ ਆਦਮੀ ਵੀ ਜ਼ਿੰਦਾ ਨਾ ਬਚਦਾ । 

12 ਜੁਲਾਈ ਦੀ ਸਵੇਰ ਹੁੰਦੇ-ਹੁੰਦੇ ਹੋਓਲਾਕ ਬਾਕੀ ਫ਼ੌਜ ਦੇ ਨਾਲ ਰੈਨਾਡ 
ਨਾਲ ਆ ਮਿਲਿਆ ਤੇ ਤਾਂਤੀਆ ਦੇ ਮਨਸੂਬੇ ਤੇ ਪਾਣੀ ਫੇਰ ਦਿਤਾ । ਜਵਾਲਾਪ੍ਰਸਾਦ ਨੂੰ 
ਹਓਲਾਕ ਦੇ ਆਉਣ ਦਾ ਪਤਾ ਨਾ ਚਲ ਸਕਿਆ । ਉਸ ਨੇ ਇਸੋਂ ਹੀ ਗ਼ਲਤਫ਼ਹਿਮੀ 
ਵਿਚ ਅੰਗਰੇਜ਼ੀ ਫ਼ੌਜ ਦੇ ਅਗਲੇ ਹਿੱਸੇ ਤੇ ਗੋਲਾਬਾਰੀ ਸ਼ੁਰੂ ਕਰ ਦਿਤੀ । ਜਵਾਲਾਪ੍ਰਸਾਦ 
ਹਾਲੇ ਅੰਗਰੇਜ਼ੀ ਫ਼ੌਜ ਦੇ ਪਿਛਿਓ” ਹੱਲਾ ਬੋਲਣ ਬਾਰੇ ਸੋਚ ਹੀ ਰਿਹਾ ਸੀ ਕਿ 
ਰੈਨਾਡ ਤੇ ਹੌਓਲਾਕ ਦੀਆਂ ਫ਼ੌਜਾਂ ਨੇ ਮਿਲ ਕੇ ਇਸ ਤੇ ਧਾਵਾ ਬੋਲ ਦਿਤਾ । 
ਕੈਪਟਨ ਮਾਡ ਦੇ ਤੋਪਖ਼ਾਨੇ ਦੇ ਹਮਲੇ ਨੇ ਬਾਗ਼ੀਆਂ ਨੂੰ ਇਕ ਦਮ ਘੁੰਮਾ ਕੇ ਰਖ 
ਦਿਤਾ । ਅੰਗਰੇਜ਼ੀ ਤੋਪਖ਼ਾਨੇ ਦੇ ਗੋਲੇ ਬਾਗ਼ੀ ਫ਼ੌਜ ਦੇ ਵਿਚੋ-ਵਿਚ ਡਿੱਗ ਰਹੇ ਸਨ । 
ਇਕ ਗੋਲਾ ਜਵਾਲਾਪ੍ਰਸਾਦ ਦੇ ਸਰਦਾਰ ਨੇ ਡਿੱਗਦਿਆਂ ਦੇਖਿਆ ਤਾਂ ਆਪਣੇ 
ਹਥਿਆਰ ਛੱਡ ਕੇ ਭੱਜ ਗਈ । ਇਉ” ਤੋਪਾਂ ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ । 
ਇਹ ਤੋਪਾਂ ਗਿਣਤੀ ਵਿਚ ਗਿਆਰਾਂ ਸਨ । ਇਹ ਹੇਓਲਾਕ ਦੀ ਪਹਿਲੀ ਜਿੱਤ ਅਤੇ 
ਨਾਨਾ ਦੀ ਪਹਿਲੀ ਹਾਰ ਸੀ । ਇਓਂ” ਦੋਹਾਂ ਪਾਸਿਆਂ ਦੀਆਂ ਫ਼ੌਜਾਂ ਦੇ ਹੌਂਸਲੇ ਤੇ 
ਇਸ ਦਾ ਉਲਟ ਅਸਰ ਹੋਇਆ । 


38 ਤਾਂਤੀਆ ਡੋਂਪੇ 
ਆਉ”ਗ ਦੀ ਲੜਾਈ : 


ਦੂਜੇ ਦਿਨ ਆਉਗ ਤੇ ਅੰਗਰੇਜ਼ੀ ਫ਼ੌਜ ਨੂੰ ਬਾਗ਼ੀਆਂ ਵਲੋ ਜਬਰਦਸਤ 
ਮੁਕਾਬਲਾ ਕਰਨਾ ਪਿਆ । ਫ਼ਤਹਿਪੁਰ ਦੀ ਲੜਾਈ ਮਗਰੋ“ ਜਵਾਲਾਪ੍ਰਸਾਦ ਆਉ'ਗ 
ਵਿਚ ਠਹਿਰ ਗਿਆ ਸੀ । ਇਥੋਂ ਉਸ ਦੀ ਫ਼ੌਜ ਵਿਚ ਕੁਝ ਹੋਰ ਦਸਤੇ ਵੀ ਆ ਕੇ 
ਮਿਲ ਗਏ ਸਨ । ਫ਼ੌਜੀਆਂ ਵਾਸਤੇ ਇਹ ਇਕ ਵਧੀਆ ਜੜ੍ਹਾ ਸੀ । ਪਿੰਡ ਦੇ 
ਸਾਹਮਣੇ ਇਕ ਉੱਚਾ ਜਿਹਾ ਟਿੱਲਾ ਸੀ, ਜਿਸ ਦੀ ਰਖਿਆ ਲਈ ਦੋ ਤੌਪਾਂ ਨੌਂ-ਨੌਂ 
ਪੰਡ ਵਾਲੀਆਂ ਲਗਾਈਆਂ ਗਈਆਂ ਸਨ । ਪਿੰਡ ਦੇ ਦੋਹੀ' ਪਾਸੀ ਸੈਘਣੇ ਬਾਗ਼ 
ਸਨ, ਜਿਹਨਾਂ ਦੀ ਓਣ ਲੈ ਕੇ ਬਾਗ਼ੀ ਸਿਪਾਹੀ ਦੁਸ਼ਮਨਾਂ ਨੂੰ ਨਿਸ਼ਾਨਾ ਬਣਾ 
ਸਕਦੇ ਸਨ-। 


ਦੋਹਾਂ ਫ਼ੌਜਾਂ ਵਿਚਕਾਰ ਘਮਾਸਾਨ ਦਾ ਯੁੱਧ ਹੋਇਆ । ਨਾਨ ਦੀ ਫ਼ੌਜ ਦੁਸ਼ਮਨ ਦੀ 
ਜਬਰਦਸਤ ਗੋਲਾਬਾਰੀ ਦਾ ਚਾਰ ਘੰਟਿਆਂ ਤੱਕ ਮੁਕਾਬਲਾ ਕਰਦੀ ਰਹੀ । ਪਿੰਡ ਦੇ 
ਅੰਦਰ ਵੀ ਨਾਨ” ਦੇ ਸਿਪਾਹੀਆਂ ਨੇ ਦੁਸ਼ਮਨ ਦਾ ਬੜੀ ਬਹਾਦਰੀ ਨਾਲ ਮੁਕਾਬਲਾ ` 
ਕੀਤਾ ਪਰ ਉਹ ਦੁਸ਼ਮਨ ਦੀ ਲਗਾਤਾਰ ਗੋਲਾਬਾਰੀ ਸਾਹਮਣੇ ਕੱਦ ਤਾਂਈ” ਟਿੱਕ 
ਸਕਦੇ ਸਨ, ਆਖ਼ਿਰਕਾਰ ਉਹਨਾਂ ਨੂੰ ਹਾਰਨਾ ਪਿਆ । ਹਾਰਨ ਮਗਰੋਂ" ਬਾਗ਼ੀਆਂ ਨੇ 
ਪਾਂਡੂ ਦਰਿਆ ਢੇ ਪੁੱਲ ਤੇ ਪੜਾਅ ਕੀਤਾ । ਆਉ'ਗ ਦੀ ਲੜਾਈ ਵਿਚ ਨਾਨਾ ਦੀ 
ਫ਼ੌਜ ਦੇ ਬਹੁਤ ਸਾਰੇ ਸਿਪਾਹੀ ਮਾਰੇ ਗਏ । 


ਇਕ ਜਬਰਦਸਤ ਫ਼ੌਜੀ ਗ਼ਲਤੀ : 

ਇੱਟਾਂ ਅਤੇ ਗਾਰੇ ਦਾ ਬਣਿਆ ਹੋਇਆ ਪਾਂਡੂ ਦਰਿਆ ਦਾ ਪੁੱਲ ਫ਼ੌਜਾਂ ਲਈ 
ਬਹੁਤ ਖ਼ਾਸੀਅਤ ਰਖਦਾ ਸੀ । ਹੋਓਲਾਕ ਦੇ ਜਾਸੂਸਾਂ ਨੇ ਜਦ ਇਹ ਖ਼ਬਰ ਦਿਤੀ 
ਕਿ ਬਾਗ਼ੀਆਂ ਨੇ ਪ੍ਰੱਲ ਨੂੰ ਤਬਾਹ ਨਹੀ” ਕੀਤਾ ਤਾਂ ਹੋਓਲਾਕ ਦੀ ਹੈਰਾਨਗੀ ਦੀ 
ਕੋਈ ਹੱਦ ਨਾ ਰਹੀ । ਬਾਗ਼ੀਆਂ ਨੇ ਪੁੱਲ ਤੇ ਮੋਰਚਾ ਕਾਇਮ ਕਰਕੇ ਉਸ ਦੇ 
ਸਾਹਮਣੇ ਇੱਟਾਂ ਅਤੇ ਪੱਥਰਾਂ ਦੀ ਕੈਧ ਜਿਹੀ ਬਣਾ ਲਈ ਸੀ ਤੇ ਦੋ ਵੱਡੀਆਂ ਤੋਪਾਂ 
ਉਸ ਦੀ ਸੁਰੱਖਿਆ ਲਈ ਲਗਾ ਦਿਤੀਆਂ ਗਈਆਂ ਸਨ । ਇਹ ਫ਼ੈਸਲਾ ਵੀ ਕਰ 
ਲਿਆ ਗਿਆ ਸੀ ਕਿ ਜੇ ਬਾਗ਼ੀਆਂ ਨੂੰ ਹਾਰ ਹੋਈ ਤਾਂ ਉਹ ਇਸ ਪੁੱਲ ਨੂੰ ਉਡਾ 
ਦੇਣਗੇ । ਦਰਿਆ ਦਾ ਪਾਣੀ ਚੜ੍ਹਿਆ ਹੋਇਆ ਸੀ । ਹੋਓਲਾਕ ਕੋਲ ਬੋੜੀਆਂ ਦਾ 
ਪੱਲ ਵੀ ਮੌਜੂਦ ਨਹੀ” ਸੀ । ਉਸ ਲਈ ਦੁਸ਼ਮਨ ਦੇ ਇਲਾਕੇ ਵਿਚੋ ਬੋੜੀਆਂ 
ਦਾ ਇੰਤਜ਼ਾਮ ਕਰਨਾ ਵੀ ਬਹੁਤ ਮੁਸ਼ਕਲ ਸੀ । ਜੇ ਬਾਗ਼ੀਆਂ ਨੇ ਪੁੱਲ ਨੂੰ ਤਬਾਹ 
ਕਰ ਦਿਤਾ ਹੁੰਦਾ ਤਾਂ ਕਾਨਪੁਰ ਵਲ ਹੋਓਲਾਕ ਦੋ ਵੱਧਣ ਵਿਚ ਰੁਕਾਵਟ ਪੈਂਦਾ 
ਹੋ ਜਾਂਦੀ । ਐਸੇ ਸੌਕੇ ਤੇ ਉਹ ਇਕ ਪਲ ਵੀ ਬਰਬਾਦ ਨਹੀ ਸਨ ਕਰ ਸਕਦੇ । 
ਹਾਲਾਂਕਿ ਅੰਗਰੇਜ਼ੀ ਫ਼ੌਜ ਆਉ'ਗ ਦੀ ਲੜਾਈ ਨਾਲ ਥੱਕੀ ਹੋਈ ਹੀ ਪਰ ਹੇਓਲਾਕ 
ਨੇ ਫ਼ੌਜ ਨੂੰ ਆਰਾਮ ਨਾ ਕਰਨ ਦਿਤਾ । ਅੰਗਰੋਜ਼ੀ ਫ਼ੌਜ ਨੂੰ ਪੁੱਲ ਤੱਕ ਪੁੱਜਣ ਲਈ 
ਧੁੱਪ ਅਤੇ ਗਰਮੀ ਵਿਚ ਪੰਜ ਘੰਟੇ ਲਗਾਤਾਰ ਤ੍ਰਰਣਾ ਪਿਆ । 


ਤਾਤੀਆਂ ਫ਼ੌਜੀ ਸਹਾਇਕ ਦੀ ਹੈਸੀਅਤ ਨਾਲ 39 


ਤਾਂਤੀਆ ਅਤੇ ਉੱਸ ਦੀ ਫ਼ੌਜ ਪੁੱਲ ਦੇ ਮਹੱਤਵ ਤੋ ਅਨਜਾਣ ਨਹੀ ਸਨ । 
ਉਹਨਾਂ ਨੇ ਪੁੱਲ ਦੀ ਸੁਰੱਖਿਆ ਲਈ ਖ਼ਾਸ ਇੰਤਜ਼ਾਮ ਕੀਤੇ ਹੋਏ ਸਨ ਅਤੇ 
ਬਾਲਾਰਾਓ ਨੂੰ ਪੁੱਲ ਦੀ ਰਖਿਆ ਦੀ ਜ਼ਿੰਮੇਵਾਰੀ ਸੌੱਪੀ ਹੋਈ ਸੀ । ਤੋਪਾਂ ਨੂੰ 


ਐਸੀ ਥਾਂ ਤੇ ਲਗਾਇਆ ਗਿਆ ਸੀ ਕਿ ਪੁੱਲ ਦੇ ਇਲਾਵਾ ਜੀ. ਟੀ. ਰੌਡ ਵੀ 
ਉਹਨਾਂ ਦੀ ਪਕੜ ਵਿਚ ਸੀ । ਤਾਂਤੀਆ ਦਾ ਖ਼ਿਆਲ ਸੀ ਕਿ ਜਦ ਤੱਕ ਹੋ ਸਕੇ, 
ਪੁੱਲ ਦੀ ਰਖਿਆ ਕੀਤੀ ਜਾਏ ਤੋਂ ਮਗਰੋਂ" ਉਸ ਨੂੰ ਉਡਾ ਦਿਤਾ ਜਾਵੇ । ਤਾਂਤੀਆ ਦੀ 
ਸਭ ਤੋ" ਵੱਡੀ ਗ਼ਲਤਫ਼ਹਿਮੀ ਸ਼ਾਇਦ ਇਹ ਹੀ ਸੀ ਕਿ ਉਸ ਨੇ ਆਪਣੇ ਦਸਤੇ ਤੇ 
ਜਰੂਰਤ ਤੋ ਜ਼ਿਆਦਾ ਭਰੋਸਾ ਕੀਤਾ । 

ਜਦ ਹੇਂਓਲਾਕ ਦੀ ਫੌਜ ਉਥੇ ਪੁੱਜੀ ਤਾਂ ਬਾਗ਼ੀਆਂ ਨੇ ਉਸ ਦਾ ਮੁਕਾਬਲਾ 
ਕੀਤਾ । ਦੋ ਘੰਟੇ ਤੱਕ ਦੋਹਾਂ ਫ਼ੌਜਾਂ ਦੇ ਤੋਪਖ਼ਾਨੇ ਇਕ ਦੂਜੇ ਤੇ ਅੱਗ ਵਰ੍ਹਾਉ'ਦੇ 
ਰਹੇ । ਪਰ ਬਦਕਿਸਮਤੀ ਨਾਲ ਇਸ ਨਾਜੁਕ ਮੌਕੇ ਤੇ ਬਾਗ਼ੀਆਂ ਦੀਆਂ ਦੋ ਤੋਪਾ 
ਖ਼ਰਾਬ ਹੋ ਗਈਆਂ । ਆਖ਼ਿਰਕਾਰ ਪੁੱਲ ਨੂੰ ਉਡਾ ਦੇਣ ਦਾ ਹੁਕਮ ਦੇ ਦਿਤਾ ਗਿਆ 
ਪਰ ਇਹ ਕੰਮ ਏਨੇ ਬੇਢੋਗ ਜਿਹੇ ਤਰੀਕੇ ਨਾਲ ਕੀਤਾ ਗਿਆ ਕਿ ਪੁੱਲ ਦੀ ਮੁੰਡੇਰ 
ਤਾਂ ਟੁੱਟ ਗਈ ਪਰ ਪੁੱਲ ਉਵੇ" ਦਾ ਉਵੇ' ਹੀ ਰਿਹਾ । ਹੇਓਲੱਕ ਨੇ ਪੁੱਲ ਪਾਰ ਕਰਕੇ 
ਬਾਗ਼ੀਆਂ ਦੀਆਂ ਤੋਪਾਂ ਨੂੰ ਕਬਜ਼ੇ ਵਿਚ ਲੈ ਲਿਆ ਤੇ ਬਾਗ਼ੀਆਂ ਨੂੰ ਕਾਨਪੁਰ ਵਲ 
ਭੱਜਣ ਲਈ ਮਜਬੂਰ ਕਰ ਦਿਤਾ । 

ਪੁੱਲ ਨੂੰ ਨਾ ਉਡਾਉਣਾ ਤਾਂਤੀਆ ਦੀ ਐਸੀ ਗਲਤੀ ਸੀ, ਜਿਸ ਨੂੰ ਅੱ 
ਪਰੋਖੇ ਨਹੀ" ਕੀਤਾ ਜਾ ਸਕਦਾਂ । ਇਕ ਐਸੇ ਪੁੱਲ ਦੀ ਰੱਖਿਆ ਕਰਨਾ, ਜਿਸ ਨੂੰ 
ਉਡਾ ਕੇ ਅੰਗਰੇਜ਼ਾਂ ਨੂੰ ਅਗਾਂਹ ਵਧਣ ਤੋ ਰੋਕਿਆ ਜਾ ਸਕਦਾ ਸੀ| 1 

ਇਹ ਇਕ ਐਸੀ ਭੁੱਲ ਸੀ, ਜਿਸ ਨੂੰ ਮਾਫ਼ ਨਹੀ` ਕੀਤਾ ਜਾ ਸਕਦਾ । ਬਾਗ਼ੀ 

ਫ਼ੌਜ ਨੂੰ ਇਸ ਗ਼ਲਤੀ ਦਾ ਜਬਰਦਸਤ ਨੁਕਸਾਨ ਉਠਾਉਣਾ ਪਿਆ । ਪੁੱਲ ਦੀ 

ਮੌਜੂਦਗੀ ਨਾਲ ਹੇਓਲਾਕ ਲਈ ਨਾ ਸਿਰਫ਼ ਕਾਨਪੁਰ ਪੁੱਜਣਾ ਆਸਾਨ ਹੋ ਗਿਆ 
ਬਲਕਿ ਲਖਨਊ ਨੂੰ ਮਦਦ ਪੁਚਾਣ ਦਾ ਰਾਹ ਵੀ ਖੁੱਲ੍ਹ ਗਿਆ । 


੯੩੪ 


ਕਾਨਪੁਰ ਦੀ ਜੋਗ : 

ਪਾਂਡੂ ਦਰਿਆ ਪਾਰ ਕੀਤਾ ਜਾ ਚੁੱਕਾ ਸੀ । ਬਸ ਕਾਨਪੁਰ ਤੇ ਕਬਜ਼ਾ ਹੋਣਾ ਬਾਕੀ 
ਸੀ ਅਤੇ ਉਸ ਲਈ ਹਾਲੇ ਇਕ ਜੰਗ ਲੜਨੀ ਬਾਕੀ ਸੀ । ਹੇਓਲਾਕ ਨੂੰ ਇਹ ਖ਼ਬਰ 
ਮਿਲ ਚੁੱਕੀ ਸੀ ਕਿ ਨਾਨਾ ਨੇ ਯੂਰਪੀਨ ਔਰਤਾਂ ਅਤੇ ਬੱਚਿਆਂ ਨੂ ਕੈਦੀ ਬਣਾ 
ਲਿਆ ਹੈ ਤੇ ਉਹ ਛੇਤੀ ਤੋ 'ਛੇਤੀ ਉਹਨਾਂ ਦੀ ਮਦਦ ਲਈ ਪੁੱਜ ਜਾਣਾ 
ਚਾਹੁੰਦਾ ਸੀ । 

ਹੋਓਲਾਕ ਦੀਆਂ ਤਿੰਨ ਲਗਾਤਾਰ ਜਿੱਤਾਂ ਨੇ ਬਾਗ਼ੀ ਫ਼ੌਜਾਂ ਦੇ ਹੌਸਲੇ ਪਸਤ 
ਕਰ ਦਿਤੇ ਸਨ । ਕਾਨਪੁਰ ਦੀ ਲੜਾਈ ਬਾਗ਼ੀਆਂ ਲਈ ਆਖ਼ਰੀ ਮੌਕਾ ਸੀ । 
ਕਾਨਪੁਰ ਦੀ ਲੜਾਈ ਨਾਲ ਇਹ ਫ਼ੈਸਲਾ ਵੀ ਹੋ ਜਾਣਾ ਸੀ ਕਿ ਹੁਣੇ ਹੀ ਜੋ 
ਮਰਾਠਾ ਰਾਜ ਕਾਇਮ ਹੋਇਆ ਸੀ ਬਚੇਗਾ ਕਿ ਨਹੀ” । ਬਾਗ਼ੀ ਫ਼ੌਜਾਂ ਨੇ ਸੁਰੱਖਿਅਤ 


40 ੍ ਤਤੀਆ ਤੋਂਪੇ 


ਮੌਰਚਿਆਂ ਲਈ ਸਹੀ ਥਾਵਾਂ ਚੁਣ ਕੇ ਬੜੀ ਸੂਝਬੂਝ ਦਾ ਸਬੂਤ ਦਿਤਾ ਸੀ । 
ਜੀ. ਟੀ. ਰੋਡ ਅਤੇ ਕਾਨਪੁਰ ਛਾਉਣੀ ਸੜਕ ਦੇ ਮੌਲ ਨਾਲ ਤਕਰੀਬਨ ਇਕ ਮੀਲ 
ਪਿਛਾਂਹ ਬਾਗ਼ੀ ਫ਼ੌਜ ਨੇ ਇੱਕ ਅੱਧੈ ਦਾਇਰੇ ਦੀ ਸ਼ਕਲ `ਚ ਇਸ ਤਰ੍ਹਾਂ ਆਪਣੀਆਂ 
ਲਾਈਨਾਂ ਲਗਾਈਆਂ ਹੋਈਆਂ ਸਨ ਕਿ ਉਸ ਦਾ ਇਕ ਸਿਰਾ ਇਕ ਸੜਕ ਤੋਂ 
ਦੂਜਾ ਦੂਜੀ ਸੜਕ ਤੇ ਸੀ । ਇਸ ਵਜ੍ਹਾ ਨਾਲ ਅੰਗਰੇਜ਼ੀ ਫ਼ੌਜ ਦਾ ਦੋਹਾਂ ਵਿਚੋ” 
ਕਿਸੇ ਇਕ ਸੜਕ ਤੋ ਗੁਜ਼ਰਨਾ ਵੀ ਮੁਸ਼ਕਿਲ ਸੀ । ਸੜਕਾਂ ਤੇ ਜੋ ਤੋਪਾਂ ਪਹਿਲਾਂ 
ਤੋਂ ਲਗੀਆਂ ਹੋਈਆਂ ਸਨ, ਉਹਨਾਂ ਨੂੰ ਪੁਰਾਣੀਆਂ ਥਾਵਾਂ ਤੋ“ ਹਟਾ ਕੇ ਇਕ 
ਲਾਈਨ ਵਿਚ ਲਗਾਇਆ ਗਿਆ ਸੀ । 

ਮਿਸਟਰ ਕੇ. ਨੇ ਇਸ ਦੀ ਬਹੁਤ ਤਾਰੀਫ਼ ਕੀਤੀ ਹੈ ਪਰ ਉਸ ਨੂੰ ਇਸ ਗੱਲ ਤੇ 
ਬੜੀ ਹੈਰਾਨਗੀ ਸੀ ਕਿ ਇਹ ਕਾਰਨਾਮਾ ਨਾਨਾ ਦੇ ਕਿਸ ਜਰਨੈਲ ਨੇ ਕੀਤਾ ਸੀ 
ਪਰ ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਿਲ ਨਹੀ” ਸੀ ਜਿਵੇ ਕਿ ਸਰ ਵਿਲੀਅਮ 
ਹੌਟਰ ਨੇ ਲਿਖਿਆ ਹੈ, '“ਨਾਨ' ਨੇ ਜੋ ਵੀ ਥੋੜ੍ਹੀ ਬਹੁਤ ਫ਼ੌਜੀ ਮਹਾਰਤ ਦਿਖਾਈ, 
ਤਾਂਤੀਆ ਤੋਪੇ ਦੀ ਸ਼ਾਗਿਰਦੀ ਦਾ ਨਤੀਜਾ ਹੀ ਸੀ'' ।£ 


ਕਾਨਪੁਰ “ਤੇ ਅੰਗਰੇਜ਼ਾਂ ਦੀ ਜਿੱਤ : 

ਪਰ ਇਸ ਵਾਰ ਵੀ ਇਕ ਵੇਰ ਫਿਰ ਅੰਗਰੇਜ਼ੀ ਜਰਨੈਲ ਨੇ ਬਾਗ਼ੀ ਫ਼ੌਜ ਦੇ 
ਮਨਸੂਬਿਆਂ ਤੇ ਪਾਣੀ ਫੇਰ ਦਿਤਾ । ਹੋਓਲਾਕ ਦੂਜੇ ਪਾਸਿਓ” ਸੰਘਣੇ ਬਾਗ਼ਾਂ ਦੀ 
ਓਟ ਲੈਦਾ ਹੋਇਆ ਬਾਗ਼ੀਆਂ ਦੀ ਫ਼ੌਜ ਦੋ ਖੱਬੇ ਪਾਸੇ ਦੇ ਦਸਤੇ ਨੂੰ ਘੇਰ ਲੈਣ 
ਵਿਚ ਸਫ਼ਲ ਹੋਂ ਗਿਆ । ਪਹਿਲਾਂ ਤਾਂ ਬਾਗ਼ੀ ਫ਼ੌਜ ਅੰਗਰੇਜ਼ੀ ਫ਼ੌਜ ਦੀ ਇਸ ਚਾਲ ਨੂੰ 
ਸਮਝ ਨਾਂ ਸਕੀ ਪਰ ਜਦ ਉਹਨਾਂ ਨੇ ਅੰਗਰੇਜ਼ੀ ਫ਼ੌਜ ਦੇ ਇਰਾਦੇ ਨੂੰ ਭਾਂਪ ਲਿਆ 
ਤਾਂ ਆਪਣੀ ਸਵਾਰ ਫ਼ੌਜ ਤੋ ਤੋਪਖ਼ਾਨੇ ਨੂੰ ਲੈ ਕੇ ਅੰਗਰੇਜ਼ੀ ਫ਼ੌਜ ਤੇ ਚੜ੍ਹਾਈ ਕਰ 
ਦਿਤੀ । ਯੁੱਧ ਸ਼ੁਰੂ ਹੋ ਗਿਆ । ਦੌਹਾਂ ਪਾਸਿਆਂ ਦਾ ਜਾਨੀ ਨੁਕਸਾਨ ਭਾਰੀ ਸੈਖਿਆ 
ਵਿਚ ਹੋਇਆ । ਬਾਗ਼ੀਆਂ ਦੇ ਜਬਰਦਸਤ ਮੁਕਾਬਲੇ ਦੇ ਬਾਵਜੂਦ ਵੀ ਹੇਓਲਾਕ 
ਲਗਾਤਾਰ ਅਗਾਂਹ ਵੱਧਦਾ ਰਿਹਾ ਤੇ ਦੁਸ਼ਮਨ ਦੇ ਮੋਰਚਿਆਂ ਤੱਕ ਪੱਜ ਗਿਆ । 
“ਜੋਗ ਦੇ ਮੈਦਾਨ ਵਿਚ ਤੋਪਖ਼ਾਨੇ, ਤੋਂਪਚੀਆਂ, ਸਵਾਰ ਦਸਤਿਆਂ ਦਾ ਨਜ਼ਾਰਾ 
ਜਿੰਨਾ ਸ਼ਾਨਦਾਰ ਸੀ ਓਨਾਂ ਹੀ ਡਰਾਵਣਾ ਵੀ ਸੀ । ਹਰ ਪਾਸੇ ਝੇਡੇ ਹਵਾ ਵਿਚ 
ਲਹਿਰਾ ਰਹੇ ਸਨ । ਨਗਾਰੇ ਅਤੇ ਬਿਗੁਲ ਵੱਜ ਰਹੇ ਸਨ । ਬਾਗ਼ੀ ਫ਼ੌਜਾਂ ਦਾ 
ਕਮਾਂਡਰ ਸਿਪਾਹੀਆਂ ਦੀਆਂ ਕਤਾਰਾਂ ਵਿਚ ਗਸ਼ਤ ਕਰ ਰਿਹਾ ਸੀ ਤੇ ਇਹ ਸਰਦਾਰ 
ਖ਼ੁਦ ਨਾਨਾ ਸਾਹਿਬ ਸੀ, ਜੌ ਕਾਨਪੁਰ ਜਿੱਤਣ ਦੇ ਇਰਾਦੇ ਨਾਲ ਜੋਗ ਦੇ ਮੈਦਾਨ 
ਵਿਚ ਮੌਜੂਦ ਸੀ” £ 


1. ਧਰਮਪਾਲ; ਤਾਂਤੀਆ ਤੋਪੇ; ਪੰਨਾ 44. 
?, ਜੀ. ਡਬਲਿਯੂ. ਫਾਰੈਸਟ; ਉਹੀ; ਪੰਨਾ 389-90, 


ਤਾਂਤੀਆ ਫ਼ੌਜੀ ਸਹਾਇਕ ਦੀ ਹੈਸੀਅਤ ਨਾਲ 41 


ਗਰਮੀ ਦੇ ਮੌਸਮ ਵਿਚ ਦਿਨ ਭਰ ਟੁਰਦੇ ਅਤੇ ਜੈਗ ਕਰਦੇ ਰਹਿਣ ਦੀ ਵਜ੍ਹਾ 
ਨਾਲ ਅੰਗਰੇਜ਼ੀ ਫ਼ੌਜ ਬੁਰੀ ਤਰ੍ਹਾਂ ਥੱਕ ਗਈ ਸੀ ਤੇ ਜੋਗ ਜਾਰੀ ਰਖਣ ਲਈ ਤਿਆਰ 
ਨਹੀ” ਸੀ । ਪਰ ਅਚਾਨਕ ਤਾਂਤੀਆ ਦੀ 24 ਪੰਡ ਦੀਆਂ ਤੋਪਾਂ ਨੇ ਗੋਲਾਬਾਰੀ 
ਸ਼ੁਰੂ ਕਰ ਦਿਤੀ । ਇਕ ਗੋਲਾ ਹੋਓਲਾਕ ਦੇ ਘੋੜੇ ਤੇ ਵੱਜਾ ਪਰ ਹੋਓਲਾਕ ਛੌਤੀ 
ਹੀ ਸੰਭਲ ਕੇ ਇਕ ਟੱਟੂ ਤੇ ਸਵਾਰ ਹੋਂ ਗਿਆ । “ਹੋਓਲਾਕ ਉਹ ਇਕੱਲਾ ਆਦਮੀ 
ਸੀ, ਜੋ ਦੁਸ਼ਮਨ ਦੀਆਂ ਤੋਪਾਂ ਦੇ ਮੂੰਹ ਅੱਗੇ ਪਰੁੰਚ ਕੇ ਵੀ ਜ਼ਿੰਦਾ ਸੀ । ਦੁਸ਼ਮਨ 
ਦੀਆਂ ਤੋਪਾਂ ਆਪਣੇ ਨਪੋ-ਤੁੱਲੋ ਅੰਦਾਜ ਵਿਚ ਠੀਕ-ਠੀਕ ਨਿਸਾਨੇ ਤੇ ਵਾਰ ਕਰ 
ਰਹੀਆਂ ਸਨ, ਜਿਸ ਦੀ ਮਿਸਾਲ ਮੈ ਬਹੁਤ ਘੱਟ ਦੇਖੀ ਹੈ'' । ਪਰ ਅੰਗਰੇਜ਼ੀ ਫ਼ੌਜ 
ਫਿਰ ਵੀ ਅਗਾਂਹ ਵੱਧਦੀ ਗਈ । ਜਮੀਨ ਤੋਂ ਹਰ ਪਾਸੇ ਜ਼ਖ਼ਮੀ ਸਿਪਾਹੀ ਬਿਖਰੇ 
ਪਏ ਸਨ ਪਰ ਅੰਗਰੇਜ਼ੀ ਫ਼ੌਜ ਤਾਂਤੀਆ ਦੀਆਂ ਫੌਜਾਂ ਵਲ ਵਧਦੀ ਜਾ ਰਹੀ ਸੀ, 
ਇਥੋ ਤੱਕ ਕਿ ਉਂਸ ਨੇ ਤਾਤੀਆ ਦੇ ਤੋਪਖਾਨੇ ਤੇ ਕਬਜ਼ਾ ਕਰ ਲਿਆ । 

ਇਕ ਤਰ੍ਹਾਂ ਇਹੀ ਇਸ ਜੋਗ ਦੇ ਖ਼ਤਮ ਹੋਣ ਦੀ ਨਿਸ਼ਾਨੀ ਸੀ ਕਿਉਕਿ ਇਸੇ 
ਮਗਰੋਂ ਬਾਗ਼ੀ ਫ਼ੌਜ ਦੇ ਕਦਮ ਜ਼ਿਆਦਾ ਦੇਰ ਤੱਕ ਨਾ ਜੈਮ ਸਕੇ । 

''ਇਹ ਸੀ ਕਾਨਪੁਰ ਦੀ ਲੜਾਈ । ਬਾਗ਼ੀਆਂ ਨੇ ਇਸ ਜੌਗ ਵਿਚ ਬਹੁਤ 
ਬਹਾਦਰੀ ਦਿਖਾਈ । ਬਹੁਤ ਸਾਰੇ ਸਿਪਾਹੀ ਤਾਂ ਉਸ ਵੋਲੇਂ ਤੱਕ ਮੈਦਾਨ ਵਿਚ ਡੱਟੇ 
ਰਹੇਂ, ਜਦ ਤੱਕ ਉਹਨਾਂ ਦੀਆਂ ਤਲਵਾਰਾਂ ਟੁੱਟ ਨਾ ਗਈਆਂ 1 ਬਾਗ਼ੀਆਂ ਨੇ 
ਆਪਣੇ ਤੋਪਖ਼ਾਨੇ ਦੀ ਨਾ ਸਿਰਫ਼ ਰਖਿਆ ਹੀ ਕੀਤੀ ਬਲਕਿ ਉਸ ਤੋ ਬਹੁਤ 
ਕੰਮ ਵ) ਲਿਆ ਤੇ ਸਭ ਤੋ" ਵੱਧ ਕੇ ਇਹ ਕਿ ਉਹਨਾਂ ਦਾ ਨਿਸ਼ਾਨਾ ਕਦੇ ਚੂਕਦਾ 
ਨਹੀ ਸੀ' ।੩ 

ਕਾਨਪੁਰ ਦੀ ਜੈਗ ਵਿਚ ਬਾਗ਼ੀਆਂ ਨੂੰ ਹਾਰ ਹੋਈ ਪਰ ਹੋਓਲਾੱਕ ਨੂੰ ਵੀ 
ਆਪਣੀ ਜਿੱਤ ਦਾ ਫਲ ਨਾ ਮਿਲ ਸਕਿਆ । ਧੁੱਪ ਅਤੇ ਗਰਮੀ ਵਿਚ ਬਰਾਬਰ 
ਲੜਾਈ ਕਰਦਿਆਂ ਉਸ ਦੀ ਫੌਜ ਏਨੀ ਥੱਕ ਚੁੱਕੀ ਸੀ ਕਿ ਦੌੜਨ ਵਾਲੇ ਬਾਗ਼ੀਆਂ 
ਦਾ ਪਿੱਛਾ ਨਾ ਕਰ ਸਕੀ । ਉਹ ਰਾਤ ਅੰਗਰੇਜ਼ੀ ਫ਼ੌਜਾਂ ਨੇ ਕਾਨਪੁਰ ਛਾਉਣੀ ਤੋਂ 
2 ਮੀਲ ਦੂਰ ਖੁੱਲ੍ਹ ਅਸਮਾਨ ਹੇਠ ਬਿਨਾਂ ਰੋਟੀ ਖਾਧੇ ਗੁਜ਼ਾਰੀ । ਲੜਾਈ ਖ਼ਤਮ 
ਹੁੰਦਿਆਂ ਹੀ ਹਨੇਰਾ ਹੋ ਗਿਆ ਸੀ ਤੋਂ ਬਾਗ਼ੀ ਹਨੇਰੇ ਦਾ ਫ਼ਾਇਦਾ ਉਠਾ ਕੇ ਭੱਜ 
ਟੁਰੇ ਸਨ । ਇੰਜ ਤਾਂਤੀਆ ਨੂੰ ਆਪਣੀ ਬਿਖਰੀ ਹੋਈ ਫ਼ੌਜ ਦੇ ਇਕ ਵੱਡੇ ਹਿੱਸੇ ਨੂੰ 
ਇਕ ਮਹੀਨੇ ਦੇ ਅੰਦਰ-ਅੰਦਰ ਜਗ੍ਹਾਂ ਕਰਨ ਦਾ ਮੌਕਾ ਮਿਲ ਗਿਆ । 


ਤਾਂਤੀਆ ਨੂੰ ਜਰਨੈਲ ਬਣਾਇਆ ਜਾਣਾ : 
ਨਾਨਾ ਅਤੇ ਤਾਂਤੀਆ 'ਬੇਦਰ' ਪੁੱਜੇ । ਕਾਨਪੁਰ ਦੀ ਹਾਰ ਨੇ ਨਾਨਾ ਦਾ ਹੌਸਲਾ 


42 ਤਾਂਤੀਆ ਤੋਪੇਂ 


ਬਿਲਕੁਲ ਢਹਿ ਢੇਰੀ ਕਰਕੇ ਰਖ ਦਿਤਾ ਸੀ । ਉਸ ਦੀ ਹਕੂਮਤ ਖ਼ਤਮ ਰੋ ਚੁਕੀ 
ਸੀ । ਉਸ ਦੇ ਸਿਪਾਹੀ ਬਹੁਤ ਬਹਾਦਰੀ ਨਾਲ ਲੜੇ ਸਨ । ਇਸ ਦੇ ਬਾਵਜੂਦ 
ਉਸ ਦੀ ਫ਼ੌਜ ਨੂੰ ਜੋ ਹਾਰ ਹੋਈ ਸੀ, ਉਸ ਦੀ ਜ਼ਿੰਮੇਵਾਰੀ ਉਸ ਦੇ ਫ਼ੌਜੀ ਅਫ਼ਸਰ 
ਉਤੇ ਸੀ । ਇਕ ਖ਼ਬਰ ਦੇ ਅਨੁਸਾਰ ਨਾਨਾ ਨੇ ਦੂਜੇ ਜਰਨੈਲਾਂ ਦੀ ਨਾਕਾਮੀ ਤੋ” 
ਨਿਰ'ਸ਼ ਹੋ ਕੇ ਉਸੀ ਰਾਤ ਤਾਂਤੀਆ ਨੂੰ ਆਪਣੀ ਫ਼ੌਜ ਦਾ ਜਰਨੈਲ ਬਣਾ ਦਿਤਾ ਤੇ 
ਹਿਦਾਇਤ ਦਿਤੀ ਕਿ ਉਹ ਬਗ਼ਾਵਤ ਦੇ ਝੰਡੇ ਨੂੰ ਉੱਚਾ ਹੀ ਰਖੀ ਰਖੇ । ਇਉ' 
ਉਸੇ ਰਾਤ ਤੋਂ` ਫ਼ੌਜੀ ਕਾਰਵਾਈਆਂ ਦੀ ਸਾਰੀ ਜਿੰਮੈਦਾਰੀ ਤਾਂਤੀਆ ਦੇ ਮੋਢਿਆਂ 
ਤੇ ਆ ਗਈ । 

ਇਲਾਹਾਬਾਦ ਤੋ" ਰਵਾਨਾ ਹੌਣ ਤੋ 1 ਦਿਨਾਂ ਮਗਰੋ“ ਹੋਓਲਾਂਕ ਆਪਣੀ 
ਜਿੱਤੀ ਹੋਈ ਫ਼ੌਜ ਦੇ ਨਾਲ 17 ਜੁਲਾਈ ਨੂੰ ਕਾਨਪੁਰ ਪੁੱਜਾ । ਪਰ ਆਪਣੇ ਦੇਸ਼ 
ਦੀਆਂ ਔਰਤਾਂ ਨੂੰ ਬਾਗ਼ੀਆਂ ਦੇ ਚੈਗੁਲ 'ਚੋ ਛੁਡਾਉਣ ਵਿਚ ਨਾਕਾਮ ਰਿਹਾਂ । 
ਕਿਉਕਿ ਉਹ ਕੈਦੀ ਬੀਬੀਘਰ ਦੇ ਕਤਲੇਆਮ ਦੀ ਭੇਟਾ ਚੜ੍ਹ ਚੁੱਕੇ ਸਨ । 

ਨਾਨਾ, ਉਸ ਦੇ ਭਰਾ ਅਤੇ ਤਾਂਤੀਆ 18 ਜੁਲਾਈ ਨੂੰ ਰਾਤ ਦੇ ਨ੍ਹੇਰੇ ਵਿਚ 
ਆਪਣੇ ਘਰ ਵਾਲਿਆਂ ਨੂੰ ਨਾਲ ਲੈ ਕੇ ਬੇਦਰ ਤੋ" ਚਲੇ ਗਏ । ਗੈਗਾ ਨੂੰ ਪਾਰ 
ਕਰਕੇ ਉਹ ਫਤਹਿਪੁਰ ਚੌਰਾਸੀ ਪੁੱਜੇ ਤੇਂ ਚੌਧਰੀ ਭੁਪਾਲ ਸਿੰਘ ਦੇ ਪਨਾਹ ਲਈ । 
19 ਜੁਲਾਈ ਨੂੰ ਮੇਜਰ ਸਟੀਫ਼ਨਸਨ ਨੇ ਬੇਦਰ ਤੇ ਚੜ੍ਹਾਈ ਕਰ ਦਿਤੀ ਤੇ ਪੋਸ਼ਵਾ ਦੇ 
ਮਹਿਲ ਤੇ ਕਬਜ਼ਾ ਕਰ ਲਿਆ । ਅਗਲੇ ਦਿਨ ਨੀਲ ਕਾਨਪੁਰ ਪੁੱਜ ਗਿਆ ਤੇ 
ਹੋਓਲਾਕ ਲਖਨਊ ਨੂੰ ਮਦਦ ਭੇਜਣ ਦੀ ਤਿਆਰੀ ਵਿਚ ਜੁੱਟ ਗਿਆ । 25 ਜੁਲਾਈ ਨੂੰ 
ਉਹ ਗੈਗਾ ਪਾਰ ਕਰਕੇ ਲਖਨਉ ਵਲ ਰਵਾਨਾ ਹੋਂ ਚੁਕਿਆ ਸੀ । 


ਨੀਲ ਦੀ ਸਖ਼ਤੀ : 

ਹੇਓਲਾਕ ਦੇ ਜਾਣ ਮਗਰੋ” ਕਾਨਪੁਰ ਦਾ ਇੰਤਜ਼ਾਮ ਨੀਲ ਦੇ ਹੱਥਾਂ ਵਿਚ ਆ 
ਗਿਆ । ਉਸ ਦੇ ਜ਼ਿੰਮੇਂ ਇਹ ਕੰਮ ਸੀ ਕਿ ਉਹ ਸ਼ਹਿਰ ਵਿਚ ਸ਼ਾਂਤੀ ਲਿਆਏ ਅਤੇ 
ਮੁਜਰਮਾਂ ਨੂੰ ਸਜ਼ਾ ਦੇਵੇ । ਨੀਲ ਕਦੇ ਵੀ ਕਿਸੇ ਕੈਮ ਨੂੰ ਅਧੂਰਾ ਨਹੀ ਛੱਡਦਾ 
ਸੀ। ਉਸ ਨੇ ਛੋਤੀ ਹੀ ਸਾਰੇ ਸ਼ਹਿਰ ਤੇ ਸਖ਼ਤੀ ਦਾ ਤਰੀਕਾ ਅਪਨਾਇਆ । 
ਉਸ ਦਾ ਕਹਿਣਾ ਸੀ ਕਿ ਜੇ ਸ਼ੁਰੂ ਵਿਚ ਸਖ਼ਤੀ ਨਾਲ ਕਦਮ ਚੁਕਿਆ ਜਾਵੇ ਤਾਂ 
ਫਿਰ ਮਗਰੋਂ ਸਖ਼ਤੀ ਕਰਨ ਦੀ ਜ਼ਰੂਰਤ ਨਹੀ ਰਹਿੰਦੀ । ਇਸ ਲਈ ਉਸ ਨੇ 
ਅੰਗਰੇਜ਼ਾਂ ਦੇ ਕਤਲੇਆਮ ਦਾ ਬਦਲਾ ਲੈਣ ਲਈ ਇਕ ਹੌਰ ਕਤਲੇਆਮ ਸ਼ੁਰੂ ਕਰ 
ਦਿਤਾ, ਜੋ ਪਹਿਲੇ ਕਤਲੇਆਮ ਤੋ ਕਿਤੇ ਜ਼ਿਆਦਾ ਭਿਆਨਕ ਸੀ । ਉਹ 
ਹਿੰਦੁਸਤਾਨੀਆਂ ਨੂੰ ਇਹ ਦਿਖਾਉਣਾ ਚਾਹੁੰਦਾ ਸੀ ਕਿ ਐਸੀਆਂ ਹਰਕਤਾਂ ਦਾ 
ਅੰਜਮ ਕਿੰਨਾ ਭਿਆਨਕ ਵੀ ਹੋ ਸਕਦਾ ਹੈ । ਉਸ ਨੇ ਹੁਕਮ ਦਿਤਾ ਕਿ ਹਰ 
ਮੁਜਰਿਮ ਨੂੰ ਮੌਤ ਦੇ ਘਾਟ ਉਤਾਰਨ ਤੋ“ ਪਹਿਲਾਂ ਉਸ ਨੂੰ ਕਤਲਗਾਹ ਲੈ ਜਾਇਆ 
ਜਾਵੇ ਅਤੇ ਉਸ ਤੋਂ` ਉਥੇ ਡੁੱਲ੍ਹੇ ਹੋਏ ਖ਼ੂਨ ਨੂੰ ਚੱਟ ਕੇ ਸਾਫ਼ ਕਰਵਾਇਆ ਜਾਵੇਂ । 
ਉਸ ਨੇ ਲੋਕਾਂ ਦੇ ਸਰੀਰ ਨੂੰ ਕੋੜਿਆਂ ਦੀਆਂ ਸੱਟਾਂ ਨਾਲ ਜ਼ਖ਼ਮੀ ਕਰਕੇ ਉਹਨਾਂ ਦੇ 


ਤਾਂਤੀਆ ਫ਼ੌਜੀ ਸਹਾਇਕ ਦੀ ਹੈਸੀਅਤ ਨਾਲ 43 


ਵਗਦੇ ਹੋਏ ਖ਼ੂਨ ਨੂੰ ਜੀਭ ਨਾਲ ਚੱਟਣ ਤੇ ਮਜਬੂਰ ਕੀਤਾ । ਉਹ ਅਕਸਰ 
ਆਪਣੇਂ ਇਹਨਾਂ ਕੇਮਾਂ ਨੂੰ ਮਹਿਫ਼ਲਾਂ ਵਿਚ ਬੜੇ ਫ਼ਖ਼ਰ ਨਾਲ ਦਸਦਾ ਹੌਦਾ ਸੀ । 

ਨੀਲ ਨੇ ਭਾਵੇ ਬਾਗ਼ੀਆਂ ਤੇ ਬੜੋਂ ਜ਼ੁਲਮ ਢਾਹੇ ਪਰ ਉਹਨਾਂ ਬਿਲਕੂਲ ਵੀ 
ਹਿੰਮਤ ਨਾ ਹਾਰੀ । ਉਹ ਅਕਸਰ ਆਰਾਮ ਨਾਲ ਆਪਣੀ ਮੰਤ ਦਾ ਸਵਾਗਤ 
ਕਰਦੇ । “ਮੁਸਲਮਾਨ ਅਤੇ ਹਿੰਦੂ ਬੜੇ ਅਭਿਮਾਨ ਨਾਲ ਮੌਤ ਦੀ ਪ੍ਰਵਾਹ ਕੀਤੇ 
ਬਿਨਾਂ ਮੌਤ ਨੂੰ ਗਲੇ ਲਾਉ'ਦੇ ਰਹੇ । ਇੰਝ ਜਾਪਦਾ ਸੀ ਕਿ ਜਿਵੇ` ਉਹ ਫ਼ਾਂਸੀ ਦੇ 
ਤਖਤੇ ਵਲ ਨਹੀ” ਸਗੋ” ਕਿਸੀ ਖ਼ੁਸ਼ੀ ਦੇ ਮੌਕੇ ਤੇ ਸਫ਼ਰ ਤੇ ਜਾ ਰਹੇਂ ਹੌਣ । ” 

ਕਾਨਪੁਰ ਦੀ ਲੜਾਈ ਫ਼ੈਸਲੇ ਵਾਲੀ ਸਾਬਿਤ ਹੋਈ, ਜਿਸ ਨੇ ਰਾਸ਼ਟਰੀ ਕੋਸ਼ਿਸ਼ਾਂ 
ਦੀ ਧਾਰਾ ਹੀ ਬਦਲ ਕੇ ਰਖ ਦਿਤੀ । ਅਵੇਧ ਦੀ ਬਗ਼ਾਵਤ ਦੇ ਖ਼ਾਸ ਕੇਂਦਰ 
ਲਖਨਉ ਤੋ` ਬਾਗ਼ੀਆਂ ਦਾ ਸਿਲਸਿਲਾ ਟੁੱਟ ਗਿਆ ਅਤੇ ਇਕ ਉਭਰਦੀ ਹੋਈ 
ਤਾਕਤ ਨੂੰ ਆਪਣੇ ਕੇਂਦਰ ਤੋ" ਵੱਖ ਕਰਕੇ ਉਸ ਨੂੰ ਖ਼ਤਮ ਕਰ ਦਿਤਾ ਗਿਆਂ । 
ਇਸ ਜੈਗ ਨੇ ਲਖਨਊ, _ਅਵਧ ਅਤੇ ਉੱਤਰ ਪੱਛਮੀ ਸੂਬੇ 'ਚ ਅੰਗਰੇਜ਼ਾਂ 
ਦੀਆਂ ਦੂਜੀਆਂ ਕਾਰਵਾਈਆਂ ਦਾ ਰਾਹ ਖੌਲ੍ਹ ਦਿਤਾ ਤੇ ਬਗ਼ਾਵਤ ਨੂੰ ਕਮਜ਼ੋਰ 
ਕਰ ਦਿਤਾ । 


1. ਮਾਂਡ ਅਤੇ ਸ਼ਰਰ; ਭਾਗ ਪਹਿਲਾ; ਪੰਨਾ 251-52. 


7. ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 


ਕਾਨਪੁਰ ਵਿਚ ਬਾਗ਼ੀ ਫ਼ੌਜਾਂ ਦੀ ਹਾਰ ਮਗਰੋ ਪੇਸ਼ਵਾ ਦੇ ਸਾਰੇ ਫ਼ੌਜੀ ਕੇਮਾਂ ਦੀ 
ਜ਼ਿੰਮੇਵਾਰੀ ਤਾਂਤੀਆਂ ਦੋ ਹੱਥਾਂ ਵਿਚ ਸੋ'ਪ ਦਿਤੀ ਗਈ । ਅਖ਼ੀਰ ਦੀਆਂ ਘਟਨਾਵਾਂ ਨੇ 
ਇਹ ਸਾਬਿਤ ਕਰ ਦਿਤਾ ਕਿ ਨਾਨਾ ਦਾ ਤਾਂਤੀਆ ਨੂੰ ਆਪਣੀ ਫ਼ੌਜ ਦਾ ਜਰਨੈਲ 
ਬਣਾਉਣਾ ਇਕ ਸਮਝਦਾਰੀ ਦਾ ਸਬੂਤ ਸੀ । ਦਿੱਲੀ ਵਿਚ ਕੌਮੀ-ਜੋਗ ਸਿਰਫ਼ 
4 ਮਹੀਨੇ 11 ਮਈ ਤੋ 20 ਸਤੇਬਰ ਤੱਕ ਜਾਰੀ ਰਹਿ ਸਕੀ । ਲਖਨਊ 10 ਮਹੀਨਿਆਂ 
ਤੱਕ ਅੰਗਰੇਜ਼ਾਂ ਨਾਲ ਲੜਦਾ ਰਿਹਾ ਪਰ 21 ਮਾਰਚ ਨੂੰ ਉਥੇ ਵੀ ਲੜਾਈ ਖ਼ਤਮ 
ਹੋ ਗਈ । ਬਿਹਾਰ ਵਿਚ ਸਿੰਘ ਭਰਾ ਅਕਤ੍ਬਰ 1858 ਤੱਕ ਅੰਗਰੇਜ਼ਾਂ ਦਾ 
ਮੁਕਾਬਲਾ ਕਰਦੇ ਰਹੇਂ । ਪਰ ਤਾਂਤੀਆ ਇਹਨਾਂ ਸਾਰਿਆਂ ਤੋਂ ਜ਼ਿਆਦਾ ਸਮੋ" ਤੱਕ 
ਭਾਵ_ 1) ਜੁਲਾਈ 1857 ਤੋ 8 ਅਪ੍ਰੈਲ 1859 ਤੱਕ ਅੰਗਰੋਜ਼ਾਂ ਨਾਲ ਡੱਟ ਕੇ 
ਜੋਗ ਕਰਦਾ ਰਿਹਾ । 

ਜਦ ਕਿ ਨਾਨਾ ਹਾਰ ਦੀ ਵਜ੍ਹਾ ਨਾਲ ਮਾਯੂਸ ਹੋ ਕੇ ਬੈਠ ਗਿਆਂ ਸੀ ਪਰ 
ਤਾਂਤੀਆ ਨੇ ਹਿੰਮਤ ਨਹੀ” ਹਾਰੀ । ਕਾਨਪੁਰ ਦੇ ਬਾਗ਼ੀ ਫ਼ੌਜੀਆਂ ਦੀ ਵੱਡੀ ਸੰਖਿਆ 
ਲਖਨਊ ਦੇ ਘੇਰਾਓ ਨੂੰ ਮਜ਼ਬੂਤ ਬਣਾਉਣ ਲਈ ਅਵਧ ਜਾ ਚੁੱਕੀ ਸੀ । ਇਹ ਗੱਲ 
ਜ਼ਾਹਿਰ ਸੀ ਕਿ ਹੋਓਲਾਕ ਦਾ ਪਹਿਲਾ ਕਦਮ ਲਖਨਊ ਦੀ ਘਿਰੀ ਹੋਈ ਸੈਨਾ ਨੂੰ 
ਬਚਾਉਣਾ ਹੋਵੇਗਾ । ਇਸ ਲਈ ਤਾਂਤੀਆ ਨੇ ਇਹ ਪ੍ਰੋਗਰਾਮ ਬਣਾਇਆ ਕਿ 
ਬੇਦਰ ਇਕ ਵੱਡੀ ਫ਼ੌਜ ਜਮ੍ਹਾਂ ਕਰਕੇ ਹੇਓਲਾਕ ਦੀ ਗ਼ੈਰਹਾਜ਼ਰੀ ਵਿਚ ਕਾਨਪੁਰ ਤੇ 
ਦੁਬਾਰਾ ਹਮਲਾ ਕਰ ਦੇਵੇਂ । ਇਸ ਪ੍ਰੌਗਰਾਮ ਦੇ ਅੰਤਰਗਤ ਉਸ ਨੇ ਇਕ ਮਹੀਨੇ ਦੇ 
ਅੰਦਰ ਹੀ ਸ਼ਿਵਰਾਜਪੁਰ 'ਚ ਤੈਨਾਤ 41 ਕੌਮੀ ਪੈਦਲ-ਸੈਨਾ ਦੇ ਦਸਤਿਆਂ ਨੂੰ 
ਆਪਣੇ ਨਾਲ ਮਿਲਾ ਲਿਆ । ਇਸ ਤਰ੍ਹਾਂ ਹੁਣ ਉਸ ਕੌਲ 4 ਹਜ਼ਾਰ ਫ਼ੌਜ ਜਮ੍ਹਾਂ 
ਹੋ ਗਈ ਤੇ 2 ਤੋਪਾਂ ਵੀ ਮਿਲ ਗਈਆਂ । ਫ਼ੌਜ ਅਤੇ ਤੋਪਾਂ ਮਿਲਦਿਆਂ ਹੀ ਉਸ ਨੇ 
ਬੇਦਰ ਤੇ ਕਬਜ਼ਾ ਕਰ ਲਿਆ । ਬੇਦਰ ਤੋਂ ਕਬਜ਼ਾ ਹੋ ਜਾਣ ਤੇ ਕਾਨਪੁਰ ਨੂੰ ਵੀ 
ਖ਼ਤਰਾ ਪੈਦਾ ਹੋ ਗਿਆ । ਸੋ ਨੀਲ ਲੇਂ ਹੇਓਂਲਾਂਕ ਨੂੰ ਸੂਚਿਤ ਕੀਤਾ “ਇਲਾਹਾਬਾਦ 
ਦਾ ਸਾਰਾ ਇਲਾਕਾ ਸਾਡੇ ਹੱਥੋਂ” ਨਿਕਲ ਜਾਵੇਂਗਾ ਅਤੇ ਅਸੀ` ਜੋ ਵੀ ਅਸਲਾ 


ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 45 


ਉਥੇਂ ਭੇਜਾਂਗੇ ਉਹ ਵੀ ਦੁਸ਼ਮਨਾਂ ਦੇ ਹੱਥ ਲਗ ਜਾਵੇਗਾ ਤੇ ਇਹ ਸਾਡੇ ਲਈ ਬੜੀ 
ਪਰੇਸ਼ਾਨੀ ਦੀ ਗੱਲ ਹੋਵੇਗੀ ।' ਇਹ ਖ਼ਬਰ ਮਿਲਦਿਆਂ ਹੀ ਹੇਓਲਾਕ ਵਾਪਿਸ ਪਰਤ 
ਆਇਆ ਤੇ 16 ਅਗਸਤ ਨੂੰ ਬੇਦਰ ਦੀ ਜੋਗ ਲੜੀ ਗਈ । 


ਬੇਦਰ ਦੀ ਲੜਾਈ : 

ਇਥੇ ਵੀ ਸੁਰੱਖਿਆ ਮੋਰਚਿਆਂ ਨੂੰ ਲਗਾਉਣ ਵਿਚ ਤਾਂਤੀਆ ਨੇ ਬੜੀ 
ਸਮਝਦਾਰੀ ਤੋ` ਕੋਮ ਲਿਆ । ਉਸ ਨੇ ਇਕ ਮਜਬੂਤ ਚਾਰ ਦੀਵਾਰੀ ਦੇ ਪਿੱਛੋਂ 
ਮੋਰਚਾ ਬਣਾਇਆ । ਉਸ ਚਾਰ ਦੀਵਾਰੀ ਦੇ ਚੌਹਾਂ ਕੋਨਿਆਂ ਤੇ ਫ਼ੌਜੀਆਂ ਨੂੰ 
ਤੋਨਾਤ ਕੀਤਾ । ਮੌਰਚੇ ਦੇ ਦੋ ਪਾਸੀ ਪਿੰਡ ਅਤੇ ਪਿਛਾਂਹ ਵਲ ਬੇਦਰ ਦਾ ਕਸਬਾ 
ਸੀ। ਸਾਹਮਣੇ ਕਮਾਦ ਦੇ ਸੰਘਣੇ ਖੋਤ ਸਨ, ਜਿਹਨਾਂ ਦੀ ਆੜ ਲੈ ਕੇ ਤੋਪਖ਼ਾਨੇ ਨੂੰ 
ਇਧਰੋ'` ਉਧਰ ਆਸਾਨੀ ਨਾਲ ਲੈ ਜਾਇਆ ਜਾਂ ਸਕਦਾ ਸੀ । ਪਰ ਇਹਨਾਂ ਕਮਾਦਾਂ 
ਦੀ ਫ਼ਸਲ ਤੋਂ` ਲਾਭ ਤਾਂਤੀਆ ਤੋ` ਜ਼ਿਆਦਾ ਹੋਓਲਾਕ ਦੀ ਫ਼ੌਜ ਨੇ ਉਠਾਇਆ ਤੇ 
ਉਹਨਾਂ ਦੀ ਆੜ ਵਿਚ ਛੁਪ ਕੇ ਉਹ ਤਾਂਤੀਆ ਦੀ ਫ਼ੌਜ ਦੀਆਂ ਕਾਰਵਾਈਆਂ ਨੂੰ 
ਦੇਖਦੇ ਰਹੇ ਅਤੇ ਉਸ ਦੀਆਂ ਚਾਲਾਂ ਨਾਕਾਮ ਕਰਦੇ ਰਹੇ । ਘਮਾਸਾਨ ਲੜਾਈ 
ਮਗਰੋ ਅੰਗਰੇਜ਼ੀ-ਫ਼ੌਜ ਨੇ ਤਾਂਤੀਆ ਦੇ ਤੋਪਖ਼ਾਨੇ ਤੇ ਕਬਜ਼ਾ ਕਰ ਲਿਆ ਤੇ 
ਮਜਬੂਰ ਹੋ ਕੇ ਤਾਂਤੀਆ ਨੂੰ ਕਸਬੇ ਵਲ ਭੱਜਣਾ ਪਿਆ । ਜਦ ਤਾਂਤੀਆ ਦਾ 
ਪਿੱਛਾ ਕੀਤਾ ਗਿਆ ਤਾਂ ਉਹਨਾਂ ਦੀ ਫ਼ੌਜ ਨੇ ਡੱਟ ਕੇ ਮੁਕਾਬਲਾ ਕੀਤਾ ਪਰ 
ਜੋਗ 'ਚ ਪਹਿਲਾਂ ਹੀ ਹਾਰ ਹੋ ਚੁੱਕੀ ਸੀ ਤੇ ਤਾਂਤੀਆ ਦੀ ਫ਼ੌਜ ਆਪਣੀ ਬੇਮਿਸਾਲ 
ਬਹਾਦਰੀ ਦੇ ਬਾਵਜੂਦ ਅੰਗਰੇਜ਼ੀ ਫ਼ੌਜ ਦੇ ਹਥਿਆਰਾਂ ਦੇ ਸਾਹਮਣੇ ਨਾ ਟਿੱਕ ਸਕੀ 
ਪਰ ਇਸ ਲੜਾਈ ਨਾਲ ਏਨਾ ਜ਼ਰੂਰ ਹੋਇਆ ਕਿ ਤਾਂਤੀਆ ਦੀ ਫ਼ੌਜ ਦੀ ਬਹਾਦਰੀ 
ਅਤੇ ਤਾਂਤੀਆ ਦੀ ਫ਼ੌਜੀ ਅਕਲਮੰਦੀ ਦੂਰ ਦੂਰ ਤੱਕ ਮਸ਼ਹੂਰ ਹੋਂ ਗਈ ਤੇ ਇਹ 
ਸਾਬਤ ਹੋ ਗਿਆ ਕਿ ਤਾਂਤੀਆ ਇਕ ਹੁਸ਼ਿਆਰ ਫ਼ੌਜੀ ਜਰਨੈਲ ਹੈ । ਇਕ ਖਤ 
ਵਿਚ ਇਸ ਲੜਾਈ ਤੇ ਟਿੱਪਣੀ ਕਰਦਿਆਂ ਹੋਓਲੱਕ ਨੇ ਲਿਖਿਆ “ਸਾਨੂੰ ਇਹ 
ਗੱਲ ਇਨਸਾਫ਼ ਨਾਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਘਿਰੀ ਹੋਈ ਬਾਗ਼ੀ 
ਫ਼ੌਜ ਬਹੁਤ ਬਹਾਦਰੀ ਨਾਲ ਲੜੀ, ਜੋ ਇੰਝ ਨਾ ਹੁੰਦਾ ਤਾਂ ਉਹ ਘੇਰਾਓ ਦੇ 
ਬਾਵਜੂਦ ਸਾਡੀਆਂ ਤੋਂਪਾਂ ਦੇ ਸਾਹਮਣੇ ਇਕ ਘੰਟਾ ਵੀ ਨਹੀ” ਸੀ ਟਿੱਕ ਸਕਦੀ ।' 
ਜਿਥੋ` ਤੱਕ ਬਾਗ਼ੀ ਸਿਪਾਹੀਆਂ ਦੀ ਬਹਾਦਰੀ ਦਾ ਸਵਾਲ ਹੈ, ਉਹਨਾਂ ਨੋ ਹਰ 
ਲੜਾਈ ਬੇਮਿਸਾਲ ਬਹਾਦਰੀ ਨਾਲ ਲੜੀ ਪਰ ਅਫ਼ਸੋਸ ਕਿ ਉਹਨਾਂ ਕੋਲ ਚੈਗੇ 
ਹਥਿਆਰ ਨਹੀ” ਸਨ । ਸੇਨ ਨੇ ਠੀਕ ਹੀ ਕਿਹਾ ਹੈ “ਇਹ ਬਗ਼ਾਵਤ ਬੰਦੂਕਾਂ ਨੇਂ ਸ਼ੁਰੂ 
ਕੀਤੀ ਤੇ ਇਹਨਾਂ ਹੀ ਬੈਦੂਕਾਂ ਨੇ ਬਾਗ਼ੀਆਂ ਦਾ ਸਿਰ ਝੁਕਾਇਆ ।: 


1. ਡਾ. ਸੁਰੇਦ੍ਨਾਥ ਸੇਨ; ਉਹੀ, ਪੰਨਾ 207, 


46 ਤਾਂਤੀਆ ਤੋਪੇ 


ਕਾਲਪੀ ਪੇਸ਼ਵਾ ਦੀ ਰਾਜਧਾਨੀ : 

ਕਾਨਪੁਰ ਤੇ ਦੁਬਾਰਾ ਕਬਜ਼ਾ ਕਰਨ ਵਿਚ ਨਾਕਾਮ ਰਹਿਣ ਮਗਰੋ” ਤਾਂਤੀਆ ਨੂੰ 
ਇਕ ਐਸੇ ਮਜਬੂਤ ਮੋਰਚੇ ਦੀ ਜ਼ਰੂਰਤ ਸੀ, ਜਿਥੋਂ“ ਉਹ ਫ਼ੌਜੀ ਕਾਰਵਾਈ ਕਰ 
ਸਕਦਾ । ਉਸ ਦੀਆਂ ਨਜ਼ਰਾਂ ਕਾਲਪੀ ਦੇ ਮਜਬੂਤ ਕਿਲ੍ਹੇ ਤੇ ਜੈਮ ਗਈਆਂ । 
ਯਮੁਨਾ ਦੇ ਸੱਜੇ ਕਿਨਾਰੇ ਤੇ ਉੱਚੀਆਂ ਚਟਾਨਾਂ ਤੇ ਬਣਿਆ ਹੋਇਆ ਇਹ ਮਜਬੂਤ 
ਕਿਲ੍ਹਾ ਕਾਨਪੁਰ ਤੋ” ਸਿਰਫ਼ 47 ਮੀਲ ਦੇ ਫ਼ਾਸਲੇ ਤੇ ਸੀ ਅਤੇ ਫ਼ੌਜੀਆਂ ਦੇ 
ਵਿਚਾਰ ਅਨੁਸਾਰ ਇਹ ਇਕ ਵਧੀਆ ਮੌਰਚਾ ਬਣ ਸਕਦਾ ਸੀ । ਕਾਨਪੁਰ ਤੋ” 
ਬਾਅਦ ਕਾਲਪੀ ਤੋਂ ਜ਼ਿਆਦਾ ਸੁਰੱਖਿਅਤ ਥਾਂ ਕੋਈ ਹੋਰ ਨਹੀ” ਸੀ । ਕਾਲਪੀ 
ਕਾਨਪੁਰ ਦੇ ਬਹੁਤ ਹੀ ਨੇੜੇ ਸੀ ਪਰ ਦੋਹਾਂ ਵਿਚਕਾਰ ਯਮੁਨਾ ਦੀ ਪ੍ਰਕਿਰਤਕ 
ਰੁਕਾਵਟ ਮੌਜੂਦ ਸੀ । ਇਸ ਤੋ” ਇਲਾਵਾ ਇਹ ਫ਼ਤਹਿਪੁਰ, ਜਿਥੇ ਨਾਨਾ ਰਹਿੰਦਾ 
ਸੀ, ਝਾਂਸੀ ਤੇ ਬੜੌਦਾ, ਸਭ ਤੋ ਵੱਧ ਕੇ ਗਵਾਲੀਅਰ ਦੇ ਦਰਮਿਆਨ ਸਥਿਤ ਸੀ । 
ਗਵਾਲੀਅਰ ਦੀ ਫ਼ੌਜ ਨੂੰ ਤਾਂਤੀਆ ਆਪਣੇ ਨਾਲ ਮਿਲਣ ਦਾ ਖ਼ਾਹਿਸ਼ਮੰਦ ਸੀ । 
ਇਹਨਾਂ ਸਾਰੀਆਂ ਗੱਲਾਂ ਨੂੰ ਸਾਹਮਣੇ ਰਖਦਿਆਂ ਹੋਇਆਂ ਤਾਂਤੀਆ ਨੇ ਕਾਲਪੀ `ਤੇ 
ਕਬਜ਼ਾ ਕਰ ਲਿਆ । ਜਦ ਨਾਨਾ ਨੂੰ ਇਸ ਦਾ ਪਤਾ ਚਲਿਆ ਤਾਂ ਉਹ ਕਾਲਪੀ ਨੂੰ 
ਪੇਸ਼ਵਾ ਹਕੂਮਤ ਦੀ ਰਾਜਧਾਨੀ ਬਣਾਉਣ ਵਾਸਤੇ ਰਾਜ਼ੀ ਹੋ ਗਿਆ ਤੇ ਰਾਓ ਸਾਹਿਬ ਨੂੰ 
ਆਪਣਾ ਪ੍ਰਤੀਨਿਧੀ ਬਣਾ ਕੇ ਉਥੇ ਭੇਜ ਦਿਤਾ । 


ਗਵਾਲੀਅਰ ਦਸਤ? : 

ਗਵਾਲੀਅਰ ਦੇ ਮਹਾਰਾਜ ਦੀ ਫ਼ੌਜ 10 ਹਜ਼ਾਰ ਮਰਾਠਿਆਂ ਦੀ ਫ਼ੌਜ ਸੀ । 
ਇਸ ਤੋ` ਇਲਾਵਾ ਉਸ ਕੋਲ ਇਕ ਗਵਾਲੀਅਰ ਦਸਤਾ ਸੀ, ਜਿਸ ਦੇ ਖਰਚੇ ਉਹ ਆਪ 
ਚੱਕਦਾ ਸੀ ਪਰ ਉਸ ਦੀ ਸਿਖਿਆ ਅਤੇ ਡੋਰ ਅੰਗਰੇਜ਼ ਅਫਸਰਾਂ ਦੇ ਹੱਥ ਸੀ । 
ਇਸ ਦਸਤੇ ਵਿਚ : ਹਜ਼ਾਰ ਸਿਪਾਹੀ ਸਨ । ਜਿਹਨਾਂ ਵਿਚੋ ਜ਼ਿਆਦਾਤਰ ਅਵਧ ਦੇ 
ਇਲਾਕੇ ਤੋ" ਭਰਤੀ ਕੀਤੇ ਗਏ ਸਨ । ਫ਼ੌਜ ਦਾ ਜ਼ਿਆਦਾ ਹਿੱਸਾ ਗਵਾਲੀਅਰ ਵਿਚ 
ਤੈਨਾਤ ਸੀ ਪਰ ਉਸ ਦੀਆਂ ਚੌਕੀਆਂ ਸੀਪਰੀ ਅਤੇ ਆਗਰਾ ਵਿਚ ਵੀ ਸਨ । 
ਕੌਮਪ੍ਰਸਤ ਬਾਗ਼ੀਆਂ ਦੀਆਂ ਸਾਰੀਆਂ ਉਮੀਦਾਂ ਇਸੇ ਹੀ ਗਵਾਲੀਅਰ ਦਸਤੇ ਤੋਂ 
ਸਨ ਅਤੇਂ ਉਹਨਾਂ ਦੀਆਂ ਇਹ ਉਮੀਦਾਂ ਪੂਰੀਆਂ ਵੀ ਹੋਈਆਂ । ਝਾਂਸੀ ਦੀ 
ਬਗ਼ਾਵਤ ਤੋ” ਪ੍ਰਭਾਵਿਤ ਹੋ ਕੇ ਇਸ ਦਸਤੇ ਵਿਚ ਵੀ ਬਗਾਵਤ ਫੱਟ ਪਈ ਸੀ ਪਰ 
ਇਹ ਹਾਲੇ ਅਮਲੀ ਤੌਰ ਤੇ ਸਾਹਮਣੇ ਨਹੀ' ਆਈਂ ਸੀ । ਪਰ ਇਸ ਦੇ ਦੋਸਤ-ਰਾਜ 
ਇੰਦੌਰ ਤੇ ਮਹੂ ਦਸਤੇ ਆਗਰਾ ਵਲ ਰਵਾਨਾ ਹੋਂ ਚੁੱਕੇਂ ਸਨ ਪਰ ਗਵਾਲੀਅਰ ਦਸਤਾ 
ਇਹਨਾਂ ਨਾਲ ਸ਼ਾਮਿਲ ਨਹੀ” ਸੀ ਹੋਇਆ । ਜਦ ਕਾਂਲਪੁਰ ਤੇ ਹੇਓਲਾਕ ਨੇ 
ਕਬਜ਼ਾ ਕੀਤਾ ਸੀ ਤਾਂ ਇਹ ਦਸਤਾ ਕਾਨਪੁਰ ਦੇ ਬਾਗ਼ੀਆਂ ਦੀ ਸਹਾਇਤਾ ਲਈ 
ਵੀ ਨਹੀ” ਪੁੱਜਾ ਸੀ । ਜੇ ਇਹ ਦਸਤਾ ਨਾਨਾ ਦੇ ਨਾਲ ਮਿਲ ਗਿਆ ਹੁੰਦਾ ਤਾਂ 
ਉਸ ਨਾਲ ਬਾਗ਼ੀਆਂ ਦੀ ਤਾਕਤ ਵਿਚ ਹੌਰ ਵੀ ਵਾਧਾ ਹੋ ਜਾਂਦਾ , ਮਹਾਰਾਜਾ ਅਤੇ 
ਉਸ ਦਾ ਪ੍ਰਧਾਨ ਮੰਤਰ, ਰਜਵਾੜੇ, ਅੰਗਰੇਜ਼ਾਂ ਦੇ ਵਫ਼ਾਦਾਰ ਸਨ ਅਤੇਂ ਆਪਣੀ 


ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 47 


ਫ਼ੌਜਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਖ਼ਾਸ ਭੌਰ ਤੇ ਰੁਪਏ ਪੰਸੇ ਦੇ ਬਲ ਤੇ ਕਾਬੂ 
ਵਿਚ ਰਖਿਆ ਹੋਇਆ ਸੀ । ਪਰ ਤਾਂਤੀਆ ਜੋ ਆਪਣੇਂ ਜਾਦੂਈ ਭਾਸ਼ਣਾਂ ਨਾਲ 
ਅਪਣੇ ਸੁਨਣ ਵਾਲਿਆਂ ਤੇ ਜਾਦੂ ਕਰ ਦਿੰਦਾ ਸੀ, ਉਹਨਾਂ ਨੂੰ ਆਪਣੇ ਨਾਲ 
ਮਿਲਾਉਣ ਵਿਚ ਕਾਮਯਾਬ ਹੋ ਗਿਆ । 9 ਨਵੇਬਰ ਨੂੰ ਇਹ ਦਸਤਾ ਕਾਲਪੀ ਪੁੱਜ 
ਗਿਆ ਤੇ ਉਸ ਨੇ ਤਾਂਤੀਆ ਦੇ ਅਧੀਨ ਰਹਿਣਾ ਕਬੂਲ ਕਰ ਲਿਆ । 
ਕੈੱ'ਪਬਿਲ ਦੀ ਖੁਸ਼ਾਨੀ : 

ਇਸ ਦੌਰਾਨ ਅੰਗਰੇਜ਼ਾਂ ਨੇ ਦਿੱਲੀ ਤੇ ਕਬਜ਼ਾ ਕਰ ਲਿਆ ਸੀ । ਆਗਰੇ ਤੇ 
ਬਾਗ਼ੀਆਂ ਦੀ ਚੜ੍ਹਾਈ ਵੀ ਅਸਫ਼ਲ ਹੋ ਚੁੱਕੀ ਸੀ ਤੇ ਹੁਣ ਬਾਗ਼ੀ ਲਖਨਉ ਅਤੇ 
ਕਾਨਪੁਰ ਦੇ ਇਲਾਕਿਆਂ ਨੂੰ ਕਬਜ਼ੇ ਵਿਚ ਕਰਨ ਦੀ ਕੋਸ਼ਿਸ਼ ਵਿਚ ਸਨ । ਕਾਨਪੁਰ 
ਬਰਤਾਨਵੀ ਰਾਜ ਦੀ ਇਕ ਵੱਡੀ ਛਾਉਣੀ ਬਣ ਚੁਕਿਆ ਸੀ ਸਰ ਕੁਲਿਨ ਕੈ'ਪਬਿਲ 
ਨੂੰ ਕਰੀਮੀਨ ਦੇ ਮੋਰਚੇ ਤੋ“ ਵਾਪਿਸ ਬੁਲਾਇਆ ਗਿਆ ਸੀ ਤੇ ਹਿੰਦੁਸਤਾਨ ਦਾ 
ਕਮਾਂਡਰ-ਇਨ-ਚੀਫ਼ ਬਣਾ ਦਿਤਾ ਗਿਆ ਸੀ । ਸਰ ਕੁਲਿਨ ਪੰਜਾਹ ਸਾਲ ਦਾ 
ਫ਼ੌਜੀ ਅਨੁਭਵ ਰਖਣ ਤੋ` ਇਲਾਵਾ ਜੈਗ ਦੇ ਮੈਦਾਨ ਦਾ ਵੀ ਚੋਗਾ ਖਾਸਾ ਅਨੁਭਵ 
ਰਖਦਾ ਸੀ । ਲਾਰਡ ਡਲਹੌਜ਼ੀ ਨਾਲ ਮਤਭੇਦ ਹੌਣ ਕਰਕੇ ਉਸ ਨੂੰ ਵਜ਼ੀਫਾ ਦੇ ਕੇ 
ਨੌਕਰੀ ਤੋ“ ਕੱਢ ਦਿਤਾ ਗਿਆ ਸੀ ਪਰ ਕਰੀਮੀਨ ਦੀ ਲੜਾਈ ਦੀ ਵਜ੍ਹਾ ਨਾਲ 
ਉਸ ਨੂੰ ਦੁਬਾਰਾ ਨੌਕਰੀ ਤੇ ਰਖ ਲਿਆ ਗਿਆਂ । ਅਗਸਤ ਦੇ ਮਹੀਨੇ 'ਚ ਉਹ 
ਕਰੀਮੀਨ ਦੇ ਮੋਰਚੇ ਤੋ ਹਿੰਦੁਸਤਾਨ ਪੁੱਜ ਗਿਆ ਤੇ ਫ਼ੌਰਨ ਕਾਨਪੁਰ ਨੂੰ ਫ਼ੌਜੀ 
ਮਦਦ ਭੇਜਣ ਦੀਆਂ ਤਿਆਰੀਆਂ 'ਚ ਜੁੱਟ ਗਿਆ । 3 ਨਵੇਬਰ ਨੂੰ ਉਹ ਖ਼ੁਦ ਵੀ 
ਕਾਨਪੁਰ ਪੁੱਜ ਗਿਆਂ । ਹੁਣ ਉਹ ਇਸ ਪ੍ਰੇਸ਼ਾਨੀ ਵਿਚ ਸੀ ਕਿ ਉਹ ਪਹਿਲਾਂ 
ਲਖਨਊ ਨਾਲ ਨਿਪਟੇ ਜਾਂ ਗਵਾਲੀਅਰ ਦਸਤੇ ਨਾਲ ਲੜੇ, ਜੌ ਤਾਂਤੀਆ ਦੀ ਫ਼ੌਜ 
ਨਾਲ ਕਾਲਪੀ `ਚ ਸੌਗਠਿਤ ਸੀ । ਇਹ ਖ਼ਬਰ ਉਸ ਨੂੰ ਮਿਲੀ ਕਿ ਕਾਨਪੁਰ ਤੇ 
ਹੋਣ ਵਾਲੇ ਹਮਲੇ ਵਿਚ ਤਾਂਤੀਆ ਨਾਲ ਸ਼ਾਮਿਲ ਹੋਣ ਵਾਸਤੇ ਨਾਨਾ ਵੀ ਆਪਣੀ 
ਰਾਜਧਾਨੀ ਤੋ” ਰਵਾਨਾ ਹੋਂ ਚੁਕਿਆ ਹੈ । ਕੈੱਪਬਿਲ ਜਾਣਦਾ ਸੀ ਕਿ ਜੋ ਉਹ 
ਲਖਨਊ ਜਾਂਦਾ ਹੈ ਤੇ ਉਸ ਦੀ ਗ਼ੈਰ ਹਾਜ਼ਰੀ ਵਿਚ ਕਾਨਪੁਰ ਤੇ ਹਮਲਾ ਹੁੰਦਾ ਹੈ 
ਤਾਂ ਸ਼ਹਿਰ ਨੂੰ ਬਾਗ਼ੀਆਂ ਤੋ" ਬਚਾਉਣ ਲਈ ਉੱਥੇ ਲੌੜੀ'ਦੀ ਫ਼ੌਜ ਮੌਜੂਦ ਨਹੀ" 
ਹੋਵੇਗੀ ਪਰ ਇਹ ਸੋਚ ਕੇ ਕਿ ਲਖਨਊ ਦੇ ਬਗ਼ੀ ਜ਼ਿਆਦਾ ਦਿਨ ਤੱਕ ਜੋਗ ਨਹੀ" 


6੧ 


ਕਰ ਸਕਦੇ ਤੇ ਛੇਤੀ ਹੀ ਹਾਰ ਜਾਣਗੇ । ਮੇਜਰ ਵਿੰਧਮ ਨੂੰ ਇਕ ਛੋਟੇ ਜਿਹੇ ਫ਼ੌਜੀ 


ਦਸਤੇ ਨਾਲ ਕਾਨਪੁਰ ਵਿਚ ਛੱਡ ਕੇ ਆਪ ਉਹ ਲਖਨਉ ਚਲਾ ਗਿਆ । ਕਾਨਪੁਰ 
ਤੋ ਜਾਂਦਿਆਂ ਹੋਇਆਂ ਉਸ ਨੇ ਵਿੰਧਮ ਨੂੰ ਇਹ ਸਲਾਹ ਦਿਤੀ, 'ਉਹ ਸਿਰਫ਼ 
ਗੋਲਾਬਾਰੀ ਵਾਸਤੇ ਹੀ ਬਾਹਰ ਨਿਕਲੋਂ, ਨਹੀ ਤਾਂ ਆਪਣੈ ਮੌਰਚੇ ਵਿਚ ਹੀ 
ਠਹਿਰਿਆ ਰਫ੍ਰੇ ' ।” 


1. ਡਾ. ਸੁਰੇ`ਦ੍ਨਾਥ ਸੇਨ) ਉਹੀ; ਪੰਨਾ 226. 


48 ਤਾਂਤੀਆ ਤੋਪੋ 


ਕੈਂਪਬਿਲ ਦਾ ਇਹ ਫ਼ੈਸਲਾ ਠੀਕ ਸੀ ਜਾਂ ਨਹੀ` । ਇਸ ਬਾਰੇ ਵਿਦਵਾਨਾਂ 
ਵਿਚਕਾਰ ਮਤਭੇਦ ਹੈ । ਮਿਲੋਂਸਨ ਦੇ ਖ਼ਿਆਲ ਅਨੁਸਾਰ ਕੈੱਪਥਿਲ ਦਾ ਫ਼ੈਸਲਾ 
ਠੀਕ ਸੀ ਕਿਉਕਿ ਲਖਨਊ ਨੂੰ ਉਸ ਵੇਲ ਦੇਖ-ਭਾਲ ਦੀ ਜ਼ਰੂਰਤ ਸੀ । "ਜਿਥੇ 
ਅੰਗਰੇਜਾਂ ਦੀਆਂ ਔਰਤਾਂ ਅਤੇ ਬੱਚੇ ਖ਼ਤਰੇ ਵਿਚ ਸਨ ਉਥੇ ਉਹਨਾਂ ਦੀ ਅਪਣੀ 
ਹਉਮੈ ਵੀ ਖ਼ਤਰੇ ਵਿਚ ਸੀ'' । ਦੂਜੇ ਪਾਸੇ ਸਰ ਜਾਨ ਫ਼ਾਰੈੱਸਟ ਨੇ ਕਿਹਾ ਹੈ ਕਿ 
ਕੈੱਪਬਿਲ ਨੇ ਵਿੰਧਮ ਨੂੰ ਜਿਸ ਖ਼ਤਰਨਾਕ ਹਾਲਤ ਵਿਚ ਛੱਡਿਆ ਸੀ, ਉਹ ਵੈਸੀ 
ਹੀ ਸੀ, ਜਿਵੇ" ਲਾਰਡ ਗੋਫ ਦੀ ਪਹਿਲੀ ਸਿੱਖ ਜੈਗ ਵਿਚ ਸੀ ।$ 


ਕਾਨਪੁਰ ਤੇ ਦੁਬਾਰਾ ਕਬਜ਼ਾ ਕਰਨ ਦੀ ਬਾਗ਼ੀਆਂ ਦੀ ਕੋਸ਼ਿਸ਼ : 

ਮਜਬੂਤ ਗਵਾਲੀਅਰ ਦਸਤੇ ਅਤੇ ਇਕ ਵੱਡੀ ਫ਼ੌਜ ਦੇ ਨਾਲ ਤਾਂਤੀਆ ਨੇ 
ਕਾਨਪੁਰ ਵਲ ਕੂਚ ਕਰ ਦਿਤਾ । 10 ਅਤੇ 20 ਨਵੇਬਰ ਦੇ ਦਰਮਿਆਨ ਪਹਿਲੇ 
ਹੱਲੇ ਤੇ ਤਾਂਤੀਆ ਨੇ ਭਾਗਨੀਪੁਰ, ਛਉਲੀ, ਅਕਬਰਪੁਰ, ਸ਼ਿਵਰਾਜਪੁਰ ਅਤੇ 
ਦੂਜਿਆ ਕਸਬਿਆਂ ਤੇ ਕਬਜ਼ਾ ਕਰ ਲਿਆ ਤੇ ਜਾਲੌਨ ਪੁੱਜ ਕੇ ਕਾਨਪੁਰ ਤੇ ਧਾਵਾ 
ਬੋਲਣ ਦੀ ਤਿਆਰੀ ਵਿਚ ਜੁੱਟ ਗਿਆ । ਬਾਂਦਾ ਦੇ ਨਵਾਬ ਅਤੇ ਕੁਰੰਵਰ ਸਿੰਘ 
ਅੰਗਰੇਜ਼ੀ ਫ਼ੌਜ ਦੇ ਸੈਚਾਰ-ਸਾਧਨ ਵਿਚ ਰੁਕਾਵਟ ਪਾਉਣ ਲਈ ਫਤਹਿਪੁਰ ਪੁੱਜ 
ਗਏ । ਤਾਂਤੀਆ ਦਾ ਪਲਾਨ ਇਹ ਸੀ ਕਿ ਲਖਨਊ ਤੋ” ਸਰਕੁਲਿੰਨ ਦੀ ਵਾਪਸੀ 
ਤੋ ਪਹਿਲਾਂ ਹੀ ਕਾਨਪੁਰ ਨੂੰ ਕਬਜ਼ੇ ਵਿਚ ਲੈ ਲਿਆ ਜਾਵੇ ਅਤੇ ਉਸ ਨੂੰ ਕਾਨਪੁਰ 
ਛਾਉਣੀ ਦੇ ਅੰਗਰੋਜ਼ੀ ਮੋਰਚੇ ਤੱਕ ਨਾ ਪੁੱਜਣ ਦਿਤਾਂ ਜਾਵੇਂ । ਇਸ ਕੰਮ ਨੂੰ ਬਹੁਤ 
ਜਲਦੀ ਕਰਨ ਦੀ ਜ਼ਰੂਰਤ ਸੀ । ਜੇਂ ਉਹ 13 ਨਵੇਬਰ ਨੂੰ, ਜਦ ਕੈੱਪਬਿਲ 
ਲਖਨਊ ਵਿਚ ਸੀ, ਕਾਨਪੁਰ ਪੁੱਜ ਗਿਆ ਹੁੰਦਾ ਤਾਂ ਵਿੰਧਮ ਨੂੰ ਬਹੁਤ ਆਸਾਨੀ 
ਨਾਲ ਹਰਾ ਸਕਦਾ ਸੀ । ਪਰ 13 ਨਵੈਥਰ ਨੂੰ ਤਾਂਤੀਆ ਕਾਨਪੁਰ ਤੋ" ਮੀਲਾਂ 
ਦੂਰ ਸੀ । 

ਸਰਕੁਲਿਨ ਵਾਂਗ ਵਿੰਧਮ ਨੇ ਵੀ ਕਰੀਮੀਨ ਦੀ ਜੋਗ ਵਿਚ ਬਹੁਤ ਨਾਮ 
ਕਮਾਇਆ । ਉਸ ਨੇ ਸੋਚਿਆ ਕਿ ਖ਼ਤਰਾ ਤਾਂ ਜ਼ਰੂਰ ਹੈ ਪਰ ਫਿਰ ਵੀ ਅਕਲ ਦੀ 
ਗੁੱਲ ਇਹ ਹੈ ਕਿ ਇਕ ਛੋਟੀ ਜਿਹੀ ਟੁਕੜੀ ਨੂੰ ਪਿਛਿਓ” ਦੀ ਭੇਜ ਕੇ ਦੁਸ਼ਮਨ ਤੇ 
ਅਚਾਨਕ ਹਮਲਾ ਕਰ ਦਿਤਾ ਜਾਵੇ ਤਾਂ ਕਿ ਦੁਸ਼ਮਨ ਨੂੰ ਅਗਿਓ' ਸੈਭਲਣ ਦਾ 


ਮੌਕਾ ਨਾਂ ਮਿਲ ਸਕੇ । ਇਹ ਸੋਚ ਕੇ ਉਹ 17 ਨਵੰਬਰ ਨੂੰ ਕਾਨਪੁਰ ਤੋ ਬਾਹਰ 
ਨਿਕਲਿਆ । 25 ਨਵੇਬਰ ਨੂੰ ਤਾਂਤੀਆ =ਵੀ ਪਾਂਡੂ ਦਰਿਆ ਤੇ ਪੁਰੱਜ ਗਿਆ । 
26 ਨਵੈਬਰ ਨੂੰ ਵਿੰਧਮ ਦਾ ਸਾਹਮਣਾ ਤਾਂਤੀਆ ਦੀ ਫ਼ੌਜ ਦੇ ਇਕ ਦਸਤੇ ਨਾਲ 


ਹੋਇਆ । ਤਾਂਤੀਆ ਦਾ ਇਹ ਫ਼ੌਜੀ ਦਸਤਾ ਛੋਟੀ ਜਿਹੀ ਝੜਪ ਮਗਰੋ, ਪਹਿਲਾਂ 


1. ਮਿਲੋਂਸਨ; ਹਿਸਟਰੀ ਆਫ਼ ਇੰਡੀਅਨ ਮੁਟੀਨੀ; ਭਾਗ 1%; ਪੰਨਾ 105. 
2, ਉਹੀ । 


ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 49 


ਸੌਚੇ ਹੋਏ ਪਲਾਨ ਮੁਤਾਬਿਕ ਭੱਜ ਗਿਆ ਅਤੇ ਆਪਣੇ ਪਿੱਛੋਂ ਦੋ ਤੋਪਾਂ ਵੀ ਛੱਡ 
ਗਿਆਂ । ਵਿੰਧਮ ਨੇ ਇਸ ਨੂੰ ਇਹ ਸਮਝਿਆ ਕਿ ਦੁਸ਼ਮਨ ਉਸ ਤੋ` ਡਰ ਕੇ ਭੱਜਿਆ 
ਹੈ ਪਰ ਉਸ ਦਾ ਇਹ ਸ਼ਿਆਲ ਗਲਤ ਸੀ ਕਿਉਕਿ ਹਾਲੋਂ ਉਸ ਦੀ ਮੁੱਠਭੇੜ 
ਤਾਂਤੀਆ ਦੀ ਅਸਲ ਫ਼ੌਜ ਨਾਲ ਨਹੀ” ਸੀ ਹੋਈ । 

ਮਿਲੇਸਨ ਕਹਿੰਦਾ ਹੈ ''ਬਾਗ਼ੀ ਫ਼ੌਜ ਦਾ ਸਰਦਾਰ ਬੇਵਕੂਫ਼ ਨਹੀ” ਸੀ ਤੇ 
ਵਿੰਧਮ ਨੇ ਤਾਂਤੀਆ ਵਲ ਵਧ ਕੇ ਆਪਣੀ ਕਮਜ਼ੋਰੀ ਦਿਖਾ ਦਿਤੀ । ਇਹ ਕਹਿਣਾ 
ਜ਼ਿਆਦਾ ਠੀਕ ਹੋਵੇਗਾ ਕਿ ਬ੍ਰਿਟਿਸ਼ ਆਗੂ ਦੀਆਂ ਕਮਜ਼ੋਰੀਆਂ ਇਕ ਖੁੱਲ੍ਹੀ ਕਿਤਾਬ 
ਵਾਗ ਸਾਹਮਣੇ ਆ ਚੁੱਕੀਆ ਸਨ । ਅਤੇ ਦੂਜੇ ਪਾਸੇ ਇਕ ਵਧੀਆ ਤੇ ਹੁਸ਼ਿਆਰ 
ਜਰਨੌਲ ਤਾਂਤੀਆਂ ਤੋਂਪੇ ਨੇ ਵਿੰਧਮ ਦੀਆਂ ਇਹਨਾਂ ਕਮਜ਼ੋਰੀਆਂ ਤੋ” ਪੂਰਾ-ਪੂਰਾ 
ਫ਼ਾਇਦਾ ਉਠਾਉਣ ਦਾ ਫ਼ੌਸਲਾ ਕੀਤਾ ।£ 

ਦੂਜੇ ਹੀ ਦਿਨ ਤਾਂਤੀਆ ਨੇ ਐਸੀ ਚਾਲ ਚਲੀ ਕਿ ਵਿੰਧਮ ਪਿਛਾਂਹ ਹਟਣ ਤੇ 
ਮਜਬੂਰ ਹੋ ਗਿਆ । ਤਾਂਤੀਆ ਦੀ ਫ਼ੌਜ ਨੌ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਇਕ 
ਖਾਈ ਵਿਚ ਪਨਾਹ ਲੈਣ ਤੇ ਮਜਬੂਰ ਕਰ ਦਿਤਾ । ਇਉ” ਕਾਨਪੁਰ ਦਾ ਪੂਰਾ ਸ਼ਹਿਰ 
ਪੂਰੇ ਸਮਾਨ ਅਤੇ ਰਸਦ ਸਮੇਤ ਤਾਂਤੀਆ ਦੇ ਕਬਜ਼ੇ ਵਿਚ ਆ ਗਿਆ । 

ਇਕ ਅੰਗਰੇਜ਼ ਅਫ਼ਸਰ ਨੇ ਇਸ ਘਟਨਾਂ ਦਾ ਬਿਆਨ ਕਰਦਿਆਂ ਲਿਖਿਆ ਹੈ 
'ਅੰਗਰਜ ਫ਼ੌਜ' ਆਪਣੇ ਉੱਚੇ ਨਾਮ, ਬੇਮਿਸਾਲ ਬਹਾਦਰੀ ਅਤੇ ਆਪਣੇ ਵਧੀਆ 
ਸਿੱਧਾਤਾਂ ਦੇ ਬਾਵਜੂਦ ਵੀ ਹਾਰ ਗਈ ਅਤੇ ਉਹਨਾਂ ਦੀ ਛਾਉਣੀ ਅਤੇ ਸਾਰਾ 
ਸਮਾਨ ਹਿੰਦੁਸਰਾਨੀਆਂ ਦੇ ਕਬਜ਼ੇ ਵਿਚ ਆ ਗਿਆ । ਹਾਰੇ ਹੋਏ ਫ਼ਿਰੌਗੀ 
ਭਜਦੇ ਹੋਏ ਊਠਾ, ਹਾਥੀਆਂ ਅਤੇ ਘੋੜਿਆਂ ਤੇ ਕੌਪਾਂ ਵਿਚੋਂ ਭੱਜ ਕੇ ਆਪਣੀਆਂ 
ਪਨਾਹਗਾਹਾਂ 'ਚ ਪਨਾਹ ਲੈਣ ਤੇ ਮਜਬੂਰ ਹੋ ਗਏ'` ।£ ਇਸ ਨੂੰ ਉਸ ਅੰਗਰੇਜ਼ 
ਅਫ਼ਸਰ ਨੇ ਬੜੇ ਦੁੱਖ ਅਤੇ ਅਫ਼ਸੋਸ ਦੀ ਗੱਲ ਕਿਹਾ ਹੈ ਕਿਉਕਿ ਕਾਨਪੁਰ ਤੇ 
ਦੁਬਾਰਾ ਕਬਜ਼ਾ ਕਰਨਾ ਤਾਤੀਆ ਦੀ ਇਕ ਹੋਰ ਸ਼ਾਨਦਾਰ ਕਾਮਯਾਬੀ ਸੀ । 
ਤਾਤੀਆ ਦਾ ਦੁਸ਼ਮਨ ਵੀ ਉਸ ਦੀ ਤਾਰੀਫ਼ ਕਰਦਾ ਹੈ ਕਿ ਇਹ ਕਾਮਯਾਬੀ 
ਇਸ ਤਰ੍ਹਾਂ ਦੇ ਮਹਾਨ ਯੋਧੇ ਦੁਆਰਾ ਹੀ ਸੈਭਵ ਹੋ ਸਕਦੀ ਸੀ ।3 

ਪਰ ਇਹ ਜਿੱਤ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ । ਕੈੱਪਥਿਲ ਨੂੰ 
ਕਾਨਪੁਰ ਤੋ" ਮਦਦ ਦੀ ਖ਼ਬਰ ਮਿਲ ਚੁੱਕੀ ਸੀ । ਇਸੋ ਕਰਕੇ ਉਹ ਵੀ ਕਾਨਪੁਰ 
ਪੁੱਜ ਚੁੱਕਾ ਸੀ । ਲਖਨਉ' ਸੜਕ ਤੇ ਬਣਿਆਂ ਹੋਇਆ ਬੇੜੀਆਂ ਦਾ ਪੁੱਲ ਹਾਲੋਂ ਵੀ 
ਅੰਗਰੇਜ਼ਾਂ ਦੇ ਕਬਜੇ ਵਿਚ ਸੀ । ਕੰਪਥਿਲ ਦੇ ਪੁੱਲ ਪਾਰ ਕਰਨ ਤੋ` ਪਹਿਲਾਂ ਹੀ 


1. ਮਿਲੋਸਨ; ਉਹੀ, ਭਾਗ 1%; ਪੰਨਾ 167. 
2. ਚਾਰਲਸ ਬੈਲ; ਇੰਡੀਅਨ ਮੁਟੀਨੀ; ਭਾਗ 11; ਪੰਨਾ 190. 
3. ਮਿਲੈਸਨ; ਉਹੀ; ਭਾਗ 1%; ਪੰਨਾ 186. 


50 ਤਾਂਤੀਆ ਤੋਪ 


ਇਸ ਪੁੱਲ ਨੂੰ ਤਬਾਹ ਕਰ ਦੇਣਾ ਬਹੁਤ ਜ਼ਰੂਰੀ ਸੀ ਪਰ ਸਮਾਂ ਬਹੁਤ ਥੋੜ੍ਹਾ ਰਹਿ 
ਗਿਆ ਸੀ । 29 ਨਵੇਬਰ ਨੂੰ ਤਾਂਤੀਆ ਜਦ ਆਪਣੀਆਂ ਤੋਪਾ ਨਾਲ ਪ੍ਰੱਲ ਨੂੰ 
ਉਡਾਣ ਲਈ ਉਥੇ ਪੁੱਜਾ ਤਾਂ ਬਹੁਤ ਦੋਰ ਹੋ ਚੁੱਕੀ ਸੀ । ਕੈੱਪਬਿਲ ਨੂੰ ਪੁੱਲ ਦੀ 
ਮਹੱਤਤਾ ਦਾ ਪੂਰਾ-ਪੂਰਾ ਅਹਿਸਾਸ ਸੀ ਤੇ ਉਹ ਆਪਣੀ ਫੌਜ ਨੂੰ ਪਿੱਛੋਂ ਛੱਡ ਕੇ 
ਮੁੱਠੀ ਭਰ ਆਦਮੀਆਂ ਦੇ ਨਾਲ ਪੁੱਲ ਤੇ ਪੁੱਜ ਚੁਕਿਆ ਸੀ । ਉਸ ਨੇ ਕਾਮਯਾਬੀ 
ਦਾ ਇਕ ਐਸਾ ਸਬੂਤ ਦਿਤਾ, ਜਿਸ ਦੀ ਮਿਸਾਲ ਮੁਸ਼ਕਿਲ ਨਾਲ ਹੀ ਮਿਲੇਗੀ । 
ਉਹ ਸੀ, ਤੋਂਪਖ਼ਾਨੇ ਅਤੇ ਦੂਜੇ ਅਸਲੋਂ ਨਾਲ ਦੁਸ਼ਮਨ ਦੀ ਮੌਜੂਦਗੀ ਵਿਚ ਇਕ 
ਵੱਡੇ ਦਰਿਆ ਨੂੰ ਪਾਰ ਕਰ ਲੈਣਾ । 

6 ਦਸੈਬਰ ਨੂੰ ਕੈੱਪਬਿਲ ਨੇ ਤਾਂਤੀਆ ਤੇ ਹਮਲਾ ਕਰ ਦਿਤਾ । ਉਂਸ ਦਾ 
ਅਸਲ-ਮਕਸਦ, ਗਵਾਲੀਅਰ ਦਸਤੇ ਨੂੰ ਤਾਂਤੀਆ ਦੀ ਬਾਗ਼ੀ ਫ਼ੌਜ ਤੋ` ਵੱਖ ਕਰਕੇ 
ਉਸ ਨੂੰ ਖ਼ਤਮ ਕਰ ਦੇਣਾ ਸੀ । ਤਾਂਤੀਆ ਦੀ ਫੌਜ ਗਿਣਤੀ 'ਚ 
ਦਸ ਹਜ਼ਾਰ ਦੇ ਕਰੀਬ ਸੀ । ਜਿਸ ਵਿਚ ਕਈ ਤਰ੍ਹਾਂ ਦੇ ਫ਼ੌਜੀ ਸਨ । ਕੁਝ ਸਿਖੋ ਹੋਏ 
ਅਤੋਂ ਕੁਝ ਯੁੱਧ ਦੇ ਤਰੀਕਿਆਂ ਤੋ ਬਿਲਕੁਲ ਅਣਜਾਣ । ਕੈੱਪਬਿਲ ਨੇ ਤਾਂਤੀਆ 
ਦੀ ਫ਼ੌਜ ਦੇ ਸੱਜੇ ਪਾਸੇ ਹਮਲਾ ਕੀਤਾ, ਜੋ ਫ਼ੌਜ ਦਾ ਸਭ ਤੋ" ਕਮਜ਼ੋਰ ਹਿੱਸਾ ਸੀ । 
ਪਰ ਹਾਰਨ ਤੋ ਪਹਿਲਾਂ ਤਾਂਤੀਆਂ ਨੇ ਦੁਸ਼ਮਨ ਨੂੰ ਬੇਦਰ ਦੀ ਸੜਕ ਤੇ ਆਉਣ 
ਲਈ ਮਜਬੂਰ ਕਰ ਦਿਤਾ ਅਤੇ ਅੰਗਰੇਜ਼ੀ ਫ਼ੌਜ ਦੇ ਘੇਰੇ ਨੂੰ ਤੋੜ ਕੇ ਰਾਤ ਦੇ 
ਹਨੇਰੇ ਵਿਚ ਆਪਣ ਫ਼ੌਜ ਅਤੇ ਤੋਪਖ਼ਾਨੇ ਨਾਲ ਭੱਜ ਗਿਆ । ਜਦ 8 ਦਸੰਬਰ ਨੂੰ 
ਹੋਪ ਗਰਾਂਟ ਨੂੰ ਤਾਂਤੀਆ ਦਾ ਪਿੱਛਾ ਕਰਨ ਲਈ ਭੇਜਿਆ ਗਿਆ ਤਾਂ ਤਾਂਤੀਆਂ 
ਪਹਿਲਾਂ ਹੀ ਬੇਂਦਰ ਦੇ ਸਰਾਏ ਘਾਟ ਤੇ ਪੁੱਜ ਚੁਕਿਆ ਸੀ । 9 ਦਸੈਬਰ ਨੂੰ ਦੋਹਾਂ ਦਾ 
ਮੁਕਾਬਲਾ ਹੋਇਆ ਤੇ _ਤਾਂਤੀਆ ਨੂੰ ਫਿਰ ਹਾਰਨਾ ਪਿਆ । ਕਾਨਪੁਰ 
ਲਈ ਤਾਂਤੀਆ ਦੀ ਇਹ ਆਖ਼ਰੀ ਲੜਾਈ ਸੀ । ਭਾਵੇ' ਤਾਂਤੀਆ ਦੀ ਫ਼ੌਜ ਖ਼ਤਮ 
ਹੋ ਚੁੱਕੀ ਸੀ ਤੇ ਤੋਪਾਂ ਵੀ ਖੋਹੀਆਂ ਜਾ ਚੁਕੀਆਂ ਸਨ । ਫਿਰ ਵੀ ਤਾਂਤੀਆ ਇਕ 
ਲੋਬੇ ਅਰਸੇ ਤੱਕ ਅੰਗਰੋਜ਼ ਸਰਕਾਰ ਲਈ ਖ਼ਤਰਾ ਬਣਿਆ ਰਿਹਾ । 

ਹਾਰਨ ਮਗਰੋਂ” ਤਾਂਤੀਆ ਕਾਲਪੀ ਪੁੱਜਾ । ਰੋਪ ਗਰਾਂਟ ਉਧਰੋਂ ਬੇਦਰ ਵਲ 
ਆਇਆ । ਉਸ ਨੂੰ ਪਤਾ ਚਲਿਆ ਕਿ ਨਾਨਾ ਪਿਛਲੀ ਰਾਤ ਉਥੇ ਹੀਸੀ। ਸੌ 
ਅੰਗਰੇਜ਼ਾਂ ਦਾ ਗੁੱਸਾ ਨਾਨਾ ਦੇ ਮਹਿਲ ਤੇ ਹੀ ਨਹੀ" ਉਤਰਿਆ ਬਲਕਿ ਬੇਦਰ ਦੇ 
ਪਵਿੱਤਰ ਮੰਦਰ ਵੀ ਉਸ ਤੋ` ਸੁਰਖਿਅਤ ਨਾ ਰਹਿ ਸਕੇ । ਮਹਿਲ ਅਤੇ ਮਹਿਲ ਦੇ 
ਅੰਦਰ ਦੀ ਮਸਜਿਦ ਨੂੰ ਏਨੀ ਬੁਰੀ ਤਰ੍ਹਾਂ ਬਰਬਾਦ ਕੀਤਾ ਗਿਆ ਕਿ ਇਹਨਾਂ ਦੀ 
ਇਕ ਇੱਟ ਵੀ ਆਪਣੀ ਥਾਂ ਤੇ ਟਿਕੀ ਨਾ ਰਹੀ ।` ਹੋਪ ਗਰਾਂਟ ਨੇ ਨਾਨਾ ਦੇ 
ਉਸ ਖ਼ਜ਼ਾਨੇ ਤੇ ਵੀ ਕਬਜ਼ਾ ਕਰ ਲਿਆ, ਜਿਸ ਨੂੰ ਨਾਨ ਜੁਲਾਈ ਦੇ ਮਹੀਨੇ 
ਅੱਵਧ ਜਾਣ ਵੇਲੋਂ ਮਹਿਲ ਦੇ ਵੱਡੇ ਖੂਹ ਵਿਚ ਸੁਟਵਾ ਗਿਆ ਸੀ, ਕਿਉਕਿ ਉਹ 
ਉਸ ਨੂੰ ਨਾਲ ਨਹੀ" ਲਿਜਾ ਸਕਦਾ ਸੀ । ਇਸ ਤਰ੍ਹਾਂ ਬੇਦਰ ਦੇ ਪੇਸ਼ਵਾ ਖ਼ਾਨਦਾਨ 
ਦੀ ਆਖ਼ਰੀ ਨਿਸ਼ਾਨੀ ਵੀ ਮਿਟਾ ਦਿਤੀ ਗਈ । 

ਪਰ ਪੰਸ਼ਵਾ ਖ਼ਾਨਦਾਨ ਦਾ ਆਖ਼ਰੀ ਚਿਰਾਗ ਹਾਲੇ ਤਾਈ" ਅਬ”ਦ ਸ)ਤੇ 


ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 51 


ਉਸ ਨੂੰ ਵੀ ਖ਼ਤਮ ਕਰਨਾ ਜ਼ਰੂਰੀ ਸੀ । ਕਾਨਪੁਰ ਤੋ” ਹਮੇਸ਼ਾਂ ਲਈ ਬਾਗ਼ੀਆਂ ਦਾ 
ਸਫ਼ਾਇਆ ਹੋ ਚੁਕਿਆ ਸੀ ਤੇ ਹੁਣ ਨਾਨਾ ਦੇ ਆਖ਼ਰੀ ਮੌਰਚੋ ਨੂੰ ਤਬਾਹ ਕਰਨਾ 
ਬਾਕੀ ਰਹਿ ਗਿਆਂ ਸੀ । ਨਾਨਾ ਦਾ ਇਹ ਆਖ਼ਰੀ ਮੋਰਚਾ ਫਤਹਿਪੁਰ ਚੌਰਾਸੀ ਸੀ, 
ਜੌ ਕਾਨਪੁਰ ਤੋ" ਪੰਝੀ ਮੀਲ ਦੂਰ ਸੀ । ਖ਼ਬਰ ਅਨੁਸਾਰ ਨਾਨਾ ਉਥੋਂ ਹੀ ਛੁਪਿਆ 
ਹੋਇਆ ਸੀ । ਹੋਪ ਗਰਾਂਟ 17 ਦਸੰਬਰ ਨੂੰ ਉੱਥੋਂ ਪੁੱਜਾ ਤੇ ਕਿਲ੍ਹੇ ਨੂੰ ਢਾਹ ਦਿਤਾ 
ਪਰ ਨਾਨਾ ਉਥੋ` ਪਹਿਲਾਂ ਹੀ ਭੱਜ ਚੁਕਿਆ ਸੀ । 
ਪੇਸ਼ਵਾ ਦੀ ਫ਼ੌਜ : 

ਕਾਨਪੁਰ ਤੇ ਕਬਜਾ ਕਰਨ ਦੀ ਆਖਿਰੀ ਕੋਸ਼ਿਸ਼ ਦੀ ਨਾਕਾਮੀ ਅਤੇ ਬੇਦਰ ਦੀ 
ਬਰਬਾਦੀ ਮਗਰੋਂ ਤਾਂਤੀਆ ਨੇ ਮੱਧ ਹਿੰਦੁਸਤਾਨ ਦੇ ਉਸ ਇਲਾਕੇ ਨੂੰ, ਜੋ ਯਮੁਨਾ 
ਅਤੇ ਨਰਬਦਾ ਦੇ ਦਰਮਿਆਨ ਵਸਿਆ ਹੋਇਆ ਸੀ, ਆਪਣਾ ਮੌਰਚਾ ਬਣਾ 
ਲਿਆ । ਦੇਸ਼ ਦਾ ਇਹ ਹਿੱਸਾ ਹੁਣ ਵੀ ਬਹੁਤ ਸਾਰੇ ਬਾਗ਼ੀ ਸਰਦਾਰਾਂ ਦੇ ਰਹਿਣ 
ਦੀ ਥਾਂ ਸੀ । ਝਾਂਸੀ, ਜੌ ਤਾਂਤੀਆ ਲਈ ਖ਼ਾਸ ਜਗ੍ਹਾਂ ਸੀ ਪਹਿਲਾਂ ਹੀ ਬਾਗ਼ੀਆਂ ਦੇ 
ਕਬਜ਼ੇ ਵਿਚ ਆ ਚੱਕੀ ਸੀ । ਬਾਂਦਾ ਦਾ ਨਵਾਬ, ਜਿਸ ਦਾ ਪੇਸ਼ਵਾ ਖਾਨਦਾਨ ਨਾਲ 
ਖ਼ੂਨ ਦਾ ਰਿਸਤਾ ਸੀ, ਕਈ ਮਹੀਨੇ ਪਹਿਲਾਂ ਤਾਂਤੀਆ ਨਾਲ ਮਿਲ ਗਿਆਂ ਸੀ । 
ਅਕਤੂਬਰ ਵਿਚ ਕੰਵਰ ਸਿੰਘ ਅਤੇ ਬੇਂਦਰ ਦਾ ਸ਼ੇਰ ਬਹਾਦਰ ਵੀ ਆਪਣੀ ਰਾਜਧਾਨੀ 
ਤੱ ਫਰਾਰ ਹੋ ਕੇ ਉਸ ਨਾਲ ਆ ਮਿਲਿਆ ਸੀ। ਧਾਰ, ਜਿਥੋ` ਦਾ ਰਾਜਾ 
ਨਾਬਾਲਿਗ਼ ਸੀ ਤੇ ਇਥੋ` ਦਾ ਰਾਜਸੀ-ਪ੍ਰਬੋਧ ਰਾਮਚੈਦ ਬਾਂਪੂਜੀ ਕਰਦਾ ਸੀ, 
ਬਾਗ਼ੀਆਂ ਨਾਲ ਮਿਲ ਗਿਆ ਸੀ । ਮੁਗ਼ਲ ਸ਼ਹਿਜ਼ਾਦਾ ਫ਼ਿਰੋਜ਼ ਸ਼ਾਹ ਆਪਣੀ 
ਅਫ਼ਗਾਨ ਅਤੇ ਮਕਰਨੀਸ ਫ਼ੌਜ ਨਾਲ ਮੰਦਸੂਰ ਵਿਚ ਰਹਿੰਦਾ ਸੀ । ਉਸ ਦੀ 
ਮੌਜੂਦਗੀ ਨਾਲ ਨੀਮਚ ਲਈ ਖ਼ਤਰਾ ਪੌਦਾ ਹੋਂ ਗਿਆ ਸੀ । ਬਾਨਾਪੁਰ ਦੇ ਰਾਜਾ 
ਮਰਦਾਨ ਸਿੰਘ ਨੇ ਸਾਂਗੋਰ ਦੇ ਇਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ । ਰਾਹਤਗੜ੍ਹ 
ਦੇ ਕਿਲ੍ਹ ਵਿਚ ਨਵਾਬ ਅੰਬਾਪਾਨੀ ਨੇ ਆਪਣੀ ਛਾਉਣੀ ਬਣਾ ਲਈ ਸੀ । 
ਗੜ੍ਹਾਕੋਟਾ ਵੀ ਬਾਗ਼ੀਆਂ ਦੇ ਹੱਥ ਵਿਚ ਸੀ । ਬੁੰਦੇਲਾ ਸਰਦਾਰ ਆਸਪਾਸ ਦੇ 
ਇਲਾਕਿਆਂ ਨੂੰ ਲੁੱਟ ਰਹੋ ਸਨ । ਕੁਝ ਦੂਰ ਦੱਖਣ ਵਿਚ ਜੁਬਲਪੁਰ ਦੀ ਫ਼ੌਜ ਨੇ ਵੀ 
ਬਗ਼ਾਵਤ ਕਰ ਦਿਤੀ ਸੀ । 

ਦਿੱਲੀ, ਕਾਨਪੁਰ ਅਤੇ ਲਖਨਊ ਉਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਜਾਣ ਕਾਰਨ 
ਬਾਗ਼ੀ ਫ਼ੌਜਾਂ ਲਈ ਹਾਲਾਤ ਖ਼ਰਾਬ ਹੋ ਗਏ ਸਨ ਫਿਰ ਵੀ ਬਾਗ਼ੀ ਸਰਦਾਰ ਆਖ਼ਿਰੀ 
ਦਮ ਤੱਕ ਲੜਨ ਤੇ ਤੁਲੋਂ ਹੋਏ ਸਨ । ਕਾਲਪੀ ਦੇ. ਕਿਲ੍ਹੇ ਵਿਚ ਕਦਮ ਜਮਾਉ'ਦਿਆਂ 
ਹੀ ਤਾਂਤੀਆ ਨੇ ਆਪਣੀ ਫ਼ੌਜ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿਤਾ । ਕੁਝ ਫ਼ੌਜ 
ਅਤੇ ਅਸਲਾ ਰਾਓ, ਸਾਹਿਬ ਦੀ ਨਿਗਰਾਨੀ ਵਿਚ ਪਹਿਲਾਂ ਤੋ” ਹੀ ਉਥੇ ਮੌਜੂਦ 
ਸੀ । ਇਸ ਤੋ ਇਲਾਵਾ ਕਾਨਪੁਰ ਤੋ ਦੌੜਦੇ ਸਮੇਂ ਤਾਂਤੀਆ ਆਪਣੀ ਫ਼ੌਜ ਦੇ 
ਇਕ ਵੱਡੇ ਹਿੱਸੇ ਨੂੰ ਬਚਾ ਕੇ ਲੈ ਆਇਆ ਸੀ । ਇਸੇ ਦੌਰਾਨ ਬਾਨਾਪੁਰ ਅਤੇ 
ਸ਼ਾਹਗੜ੍ਹ ਦੇ ਰਾਜਾ, ਢੈਸਪਤ ਦਾ ਦੀਵਾਨ, ਦੌਲਤ ਸਿੰਘ, ਕਚਵਾਇਆ ਖਰਵਾਲਾ 


52 ਤਾਂਤੀਆ ਤੋਪ 


ਅਤੇ ਦੂਜੇ ਬਹੁਤ ਸਾਰੇ ਸਰਦਾਰ ਉਸ ਨਾਲ ਆ ਕੇ ਮਿਲ ਗਏ ਸਨ । ਤਾਂਤੀਆ ਨੇ 
ਹੁਣ ਪੇਸ਼ਵਾ ਫ਼ੌਜ ਨੂੰ ਮੁੜ ਕੇ ਇਕੱਠਿਆਂ ਕੀਤਾ, ਜਿਸ ਵਿਚ 20 ਹਜ਼ਾਰ ਸਿਪਾਹੀ 
ਸਨ ਅਤੇ ਉਹਨਾਂ ਕੌਲ 30 ਤੋਪਾਂ ਸਨ । ਤਾਂਤੀਆ ਫ਼ੌਜ ਨੂੰ ਹਥਿਆਰਾਂ ਨਾਲ ਲੇਸ 
ਕਰਕੇ ਸਰ ਹਿਓ ਰੌਜ਼ ਦੀ ਫ਼ੌਜ ਆਉਣ ਦੀ ਇੰਤਜ਼ਾਰ ਕਰਨ ਲਗਿਆ, ਜੋ ਮੱਧ 
ਭਾਰਤ ਵਲ ਵੱਧ ਰਹੀ ਸੀ । 


ਮੋਧ-ਭਾਰਤ ਦੀ ਜੋਗੀ-ਫ਼ੌਜ : 
ਮੱਧ-ਭਾਰਤ 'ਚ ਫੌਜੀ ਕਾਰਵਾਈ ਦਾ ਬਾਕਾਇਦਾ ਮਨਸੂਬਾ ਬਣਾਇਆ ਗਿਆ । 
ਇਸ ਮਨਸੂਬੇ ਅਧੀਨ ਮੱਧ-ਭਾਰਤ ਦੀ ਜੈਗੀ ਫੌਜ ਨੂੰ ਸਰ ਹਿਓ ਰੋਜ਼ ਦੀ ਨਿਗਰਾਨੀ 
'ਚ ਨਰਬਦਾ ਦੇ ਕਿਨਾਰੇ ਮੋਰਚਾ ਸੋਭਾਲਨਾ ਸੀ ਤਾਂ ਕਿ ਚੈਦੇਰੀ ਅਤੇ ਝਾਸੀ ਦੇ 
ਖਿਲਾਫ ਕਾਰਵਾਈ ਕੀਤੀ ਜਾ ਸਕੋ । ਮੌਜਰ ਜਰਨੈਲ ਰ'ਬਰਟਸ ਦੀ ਨਿਗਰਾਨੀ 
'ਚ ਰਾਜਪੁਤਾਨਾ ਜੈਗੀ-ਫ਼ੌਜ ਬੋਬਈ ਤੋ ਨਸੀਰਾਬਾਦ, ਆਵਾ ਅਤੇ ਕੋਟਾ ਦੇ ਰਾਹ 
`ਚੋਂ ਰਵਾਨਾ ਹੋ ਚੁੱਕੀ ਸੀ । ਉਸ ਨੂੰ ਸਰ ਹਿਓ ਰੋਜ਼ ਦੀ ਫ਼ੌਜ ਦੇ ਖੱਬੇ ਪਾਸੇ 
ਪੜਾਓ ਲਾਉਣਾ ਸੀ । ਇਕ ਹੋਰ ਦਸਤਾ ਸਾਗੌਰ ਜੈਗੀ-ਫੌਜ, ਜੋ ਮਦਰਾਸੀ 
ਸਿਪਾਹੀਆਂ ਦਾ ਇਕ ਦਸਤਾ ਸੀ, ਵੈਟਲੱਕ ਦੀ ਨਿਗਰਾਨੀ ਵਿਚ ਜੁਬਲਪੁਰ ਤੋ 
ਬੁਦੇਲਖੰਡ ਅਤੇ ਬਾਂਦਾ ਦੇ ਰਾਹੋ' ਇਥੇਂ ਪੁੱਜਣ ਵਾਲਾ ਸੀ ਅਤੇ ਮਨਸੂਬੇ ਮੁਤਾਬਿਕ 
ਇਹਨਾਂ ਤਿੰਨਾਂ ਫੌਜਾਂ ਨੂੰ ਮਿਲਾ ਕੇ ਇਸ ਕਾਰਵਾਈ ਨੂੰ ਪੂਰਾ ਕਰਨਾ ਸੀ । 

ਸਰ ਹਿਓ ਰੋਜ ਨੂੰ ਜੈਗ ਦੇ ਮੈਦਾਨ ਦੇ ਅਨੁਭਵ ਤੋ ਇਲਾਵਾ ਕੂਟਨੀਤੀ 
ਦੀਆਂ ਚਾਲਾਂ ਵੀ ਆਉ'ਦੀਆਂ ਸਨ । ਸਤੋਬਰ 1857 ਵਿਚ ਪੂਨਾ ਵਿਭਾਗ ਦੀ 
ਕਮਾਨ ਸੋਭਾਲਨ ਲਈ ਬੈਬਦੀ ਆਉਣ ਤੋ ਪਹਿਲਾਂ ਉਹ ਕਰੀਮੀਨ ਜੋਗ ਦੇ 
ਦੌਰਾਨ ਫ਼ਰਾਂਸੀਸੀ ਫ਼ੌਜ ਦੇ ਹੈਡਕੁਆਟਰ 'ਚ ਬਰਤਾਨੀਆ ਦੀ ਮਲਕਾ ਦੇ ਕਮਿਸ਼ਨਰ 
ਦੀ ਹੈਸੀਅਤ ਨਾਲ ਕੋਮ ਕਰਦਾ ਸੀ । ਮਹੂ ਤੋ ਰਵਾਨਾ ਹੋ ਕੇ ਉਸ ਨੇ ਆਪਣੇ 
ਅੰਦੋਲਨ ਦੀ ਸ਼ੁਰੂਆਤ ਰਾਹਤਗੜ੍ਹ ਦੇ ਹਮਲੇ ਤੋ ਕੀਤੀ । ਉਸ ਨੇ ਇਸ ਹਮਲੇ 'ਚ 
ਰਾਹਤਗੜ੍ਹ ਦੀ ਮਦਦ ਲਈ ਆਈ ਹੋਈ ਬਾਨਾਪੁਰ ਦੇ ਰਾਜਾ ਦੀ ਫ਼ੌਜ ਨੂੰ ਹਰਾ 
ਦਿਤਾ । ਇਸ ਮਗਰੋ" ਬਿਨਾਂ ਕਿਸੀ ਲੜਾਈ ਦੇ ਸਾਗਰ ਵਲ ਵਧਿਆ । ਗੜ੍ਹਕੋਟਾ 
ਅਤੇ ਥੋੜੇ ਜਿਹੇ ਦੂਜੇ ਕਿਲ੍ਹਿਆਂ ਤੇ ਕਬਜਾ ਕਰਨ ਮਗਰੋ” ਸਰ ਹਿਓ ਰੋਜ਼ ਝਾਂਸੀ 
ਵਲ ਰਵਾਨਾ ਹੋਇਆ । ਹਾਲੇ ਉਹ ਝਾਂਸੀ ਤੋ“ ਕੁਝ ਦੂਰੀ ਤੇ ਹੀ ਸੀ ਕਿ ਉਸ ਨੂੰ 
ਇਹ ਖ਼ਬਰ ਮਿਲੀ ਕਿ ਤਾਂਤੀਆ ਆਪਣੀ ਫ਼ੌਜ ਦੇ ਨਾਲ ਚਰਕਨ ਵਿਚ ਮੌਜੂਦ 
ਹੈ । ਇਸੇ ਹੀ ਨਾਮ ਦੀ ਇਕ ਹੋਰ ਥਾਂ ਬੰਦੇਲਾ ਰਿਆਸਤ ਦੀ ਰਾਜਧਾਨੀ ਸੀ । 
ਤਾਂਤੀਆ ਨੇ 11 ਦਿਨਾਂ ਦੀ ਜੈਗ ਮਗਰੋ` ਉਸ ਇਲਾਕੇ ਨੂੰ ਜਿੱਤ ਲਿਆ ਅਤੇ 
ਰਾਜਾ ਤੋ ਤਿੰਨ ਲੱਖ ਰੁਪਏ ਅਤੇ 24 ਤੋਪਾਂ ਵੀ ਲੈ ਲਈਆਂ । ਘਿਰੋ ਹੋਏ ਰਾਜਾ ਨੇ, 
ਜੋ ਅੰਗਰਜ਼ੀ ਸਰਕਾਰ ਦਾ ਇਕ ਸੱਚਾ ਭਗਤ ਸੀ, ਅੰਗਰੇਜ਼ ਸਾਥੀਆਂ ਤੱ ਸਹਾਇਤਾ 
ਦੀ ਅਪੀਲ ਕੀਤੀ । 

ਤਾਂਤੀਆਂ ਦੀ ਇਹ ਕਾਰਵਾਈ ਫ਼ੌਜੀ ਨੁਕਤੇ ਤੋ ਕਾਫ਼ੀ ਮਹੱਤਵ ਰਖਦੀ ਸੀ । 


ਤਾਂਤੀਆ ਜਰਨੌਲ ਦੀ ਹੈਸੀਅਤ ਨਾਲ 53 


ਇਸ ਕਾਰਵਾਈ ਦੇ ਕਾਰਨ ਹੀ ਸਰ ਹਿਓਂ ਰੌਜ਼ ਪਰੇਸ਼ਾਨੀ 'ਚ ਪੈ ਗਿਆ ਤੇ ਉਹ 
ਇਹ ਫ਼ੈਸਲਾ ਨਹੀ" ਕਰ ਪਾ ਰਿਹਾ ਸੀ ਕਿ ਉਹ ਪਹਿਲਾਂ ਚਰਕਾਰੀ ਦੋਂ ਰਾਜਾ ਦੀ 
ਮਦਦ ਲਈ ਪੁੱਜੇ ਜਾਂ ਝਾਂਸੀ ਤੇ. ਹਮਲਾ ਕਰੇਂ ? ਸਰ ਹਿਓ ਰੌਜ਼ ਨੂੰ ਇਹ ਸਲਾਹ 
ਦਿਤੀ ਗਈ ਕਿ ਉਹ ਪਹਿਲਾਂ ਅੰਗਰੇਜ਼ਾਂ ਦੇ ਵਫ਼ਾਦਾਰ ਰਾਜਾ ਦੀ ਸਹਾਇਤਾ ਕਰੋ 
ਕਿਉਕਿ ਜੇ ਉਸ ਦੀ ਮਦਦ ਨਾ ਕੀਤੀ ਗਈ ਤਾਂ ਉਸ ਨਾਲ ਬਗ਼ਾਵਤ ਦੀ 
ਲਹਿਰ ਦੂਜੀਆ ਰਿਆਸਤਾਂ ਵਿਚ ਵੀ ਫੁੱਟ ਸਕਦੀ ਹੈ । ਜਿਸ ਨਾਲ ਅੰਗਰੇਜ਼ਾਂ 
ਦੀ ਬਣੀ ਬਣਾਈ ਯੋਜਨਾ ਤੇ ਵੀ ਅਸਰ ਪੈ ਸਕਦਾ ਹੈ । ਇਸ ਤੋ` ਇਲਾਵਾ 
ਜੇ ਉਹ ਝਾਂਸੀ ਤੇ ਹਮਲਾ ਕਰਦਾ ਹੈ ਤਾਂ ਤਾਂਤੀਆ ਝਾਂਸੀ ਦੀ ਸਹਾਇਤਾ ਲਈ 
ਪੱਜ ਜਾਵੇਗਾ ਤੇ ਅੰਗਰੇਜ਼ੀ ਫ਼ੌਜ ਲਈ ਮੁਸਕਲ ਪੈਦਾ ਕਰ ਦੇਵੇਗਾ । ਪਰ ਸਜ਼ 
ਹਿਓ ਨੇ ਇਸ ਸਲਾਹ ਤੇ ਕੋਈ ਗ਼ੌਰ ਨਾ ਕੀਤਾ ਬਲਕਿ ਉਸ ਦਾ ਕਹਿਣਾ ਸੀ ਕਿ 
ਚਕਰੀ ਦੇ ਕਿਲੋ ਤੈ ਬਾਗ਼ੀ ਉਸ ਦੇ ਪੁੱਜਣ ਤੋ ਪਹਿਲਾਂ ਹੀ ਕਬਜ਼ਾ ਕਰ ਲੈਣਗੇ । 
ਪਰ ਜੇ ਉਹ ਝਾਂਸੀ ਤੇ ਹਮਲਾ ਕਰੇਗਾ ਤਾਂ ਤਾਂਤੀਆ ਝਾਂਸੀ ਦੀ ਸਹਾਇਤਾ ਲਈ 
ਜ਼ਰੂਰ ਪੁੱਜੇਗਾ ਤੇ ਚਰਕਰੀ ਦੇ ਕਿਲ੍ਹੇ ਤੇ ਦਬਾਓ ਆਪਣੇ ਆਪ ਹੀ ਘੱਟ ਜਾਵੇਗਾ । 
ਸੋ ਆਖ਼ਿਰਕਾਰ ਉਹ ਆਪਣੇ ਪਹਿਲੇ ਮਨਸੂਬੇ ਤੇ ਅਟੱਲ ਰਿਹਾ ਤੇ ਝਾਂਸੀ ਵਲ 
ਰਵਾਨਾ ਹੋਂ ਗਿਆ । 


ਝਾਂਸੀ ਦਾ ਘੇਰਾਓ : 

ਝਾਂਸੀ ਦਾ ਘੇਰਾਓ 22 ਮਾਰਚ ਨੂੰ ਸ਼ੁਰੂ ਹੋਇਆ । 25 ਤਾਰੀਖ ਨੂੰ ਤੋਪਖਾਨੇ ਨੇ 
ਕਿਲ੍ਹੇ ਦੀ ਚਾਰ ਦੀਵਾਰੀ ਤੇ ਗੋਲਾਬਾਰੀ ਸ਼ੁਰੂ ਕਰ ਦਿਤੀ । ਕਿਲ੍ਹੇ ਦੋ ਅੰਦਰ ਬਾਹਰ 
ਆਉਣ ਜਾਣ ਦੇ ਸਾਰੇ ਰਾਹ ਬਦ ਕਰ ਦਿਤੇ ਗਏ । ਝਾਂਸੀ ਦਾ ਕਿਲ੍ਹਾ ਬਹੁਤ 
ਮਜਬੂਤ ਸੀ । ਜਿਸ ਵਿਚ ਦਸ ਹਜਾਰ ਅਫ਼ਗ਼ਾਨ ਅਤੇ ਬੁੰਦੇਲੋ ਸਨ । 1500 ਸਿਪਾਹੀ 
ਤੇ 30 ਤੋਪਾਂ ਸਨ, ਜਿਨ੍ਹਾਂ ਨੂੰ ਚਲਾਉਣ ਵਾਲੇ ਅਨੁਭਵੀ ਤੋਪਚੀ ਸਨ । ਪੂਰੀ ਫ਼ੌਜ 
ਮਹਾਰਾਣੀ ਦੀ ਵਫ਼ਾਦਾਰ ਸੀ ਤੇ ਉਸ ਦੀ ਅਗਵਾਈ ਅਧੀਨ ਦੁਸ਼ਮਨ ਦੀ 
ਗੋਲਾਬਾਰੀ ਦੇ ਸਾਹਮਣੇ ਬਹਾਦਰੀ ਨਾਲ ਲੜਨ ਲਈ ਤਿਆਰ ਰਹਿੰਦੀ ਸੀ । 
''ਇਹਨਾਂ ਦੀਆਂ ਤੋਪਾਂ ਰਾਤ ਤੋ ਇਲਾਵਾ _ਹਰ ਵੋਲੋਂ ਗੌਲੇ ਵਰ੍ਹਾਉ'ਦੀਆਂ 
ਰਹਿੰਦੀਆ ਸਨ ਤੇ ਔਰਤਾਂ ਨੂੰ ਵੀ ਤੋਪਖ਼ਾਨੇ ਵਿਚ ਕੋਮ ਕਰਦੇ ਅਤੇ ਹਥਿਆਰ 
ਵੰਡਦੇ ਦੇਖਿਆ ਗਿਆ ਸੀ।'”' ਖ਼ੁਦ ਹਿਓ ਰੋਜ਼ ਵੀ ਉਹਨਾਂ ਦੀ ਤਾਰੀਫ਼ ਕੀਤੇ 
ਬਿਨਾਂ ਨਾ ਰਹਿ ਸਕਿਆ ਅਤੇ ਇਕ ਫ਼ੌਜੀ ਖ਼ਤ ਵਿਚ ਲਿਖਿਆ ''ਜਿਸ ਤਰ੍ਹਾਂ ਬਾਗ਼ੀ 
ਆਪਣੀਆਂ ਤੋਪਾਂ ਨੂੰ ਚਲਾਉਦੇ, ਆਪਣੀ ਰਖਿਆ ਕਰਦੇਂ, ਤੋਪਾਂ ਨੂੰ ਨਵੇ" ਸਿਰਿਓ` 
ਚਲਾਉ'ਦੋ ਅਤੇ ਬੈਦ ਕਰ ਦਿੰਦੇ । ਬਹੁਤ ਹੀ ਤਾਰੀਫ਼ ਦੇ ਕਾਬਿਲ ਸਨ । 
ਕੁਝ ਤੋਪਾਂ ਤਾ ਮੀਂਹ ਵਾਂਗਰ ਇਕ ਮਗਰੋਂ“ ਇਕ ਗੋਲਾ ਬਰਸਾ ਰਹੀਆਂ ਸਨ'' ।੩ 


1. ਡਾ. ਸੁਰੇ'ਦਰ ਨਾਥ ਸੋਨ; ਉਹੀ । 
2, ਉਹੀ । 


54 ਤਾਂਤੀਆ ਤੋਪ 


ਪਰ ਰਾਣੀ ਦੀ ਫ਼ੌਜ ਦੁਸ਼ਮਨ ਦਾ ਮੁਕਾਬਲਾ ਕਰਨ ਅਤੇ ਕਿਲ੍ਹੇ ਉਤੇ ਹਮਲਾ 
ਕਰਨ ਦੇ ਬਾਦ 29 ਤਾਰੀਖ ਤੱਕ ਥੱਕ ਗਈ ਸੀ । ਅਤੇ ਉਹਨਾਂ ਦੀਆਂ ਵਧੀਆ 
ਤੋਪਾਂ ਵੀ ਬੇਬਸ ਹੋ ਗਈਆਂ ਸਨ । ਅਗਲੇ ਦਿਨ ਸ਼ਹਿਰ ਦੀ ਦੀਵਾਰ ਵਿਚ ਦਰਾਰ 
ਪੈ ਗਈ । ਤਾਂਤੀਆ ਦੀ ਸਹਾਇਤਾ ਦਾ ਉਹਨਾਂ ਨੂੰ ਬੜੀ ਬੇਚੈਨੀ ਨਾਲ ਇੰਤਜ਼ਾਰ 
ਸੀ। ਆਖਿਰਕਾਰ ਜਦ ਉਹਨਾਂ ਨੂੰ ਦੂਰੋਂ" ਧੂੜ ਉਠਦੀ ਦਿਖਾਈ ਦਿਤੀ ਤਾਂ 
ਉਹਨਾਂ ਨੂੰ ਤਸੱਲੀ ਹੋ ਗਈ ਕਿ ਤਾਂਤੀਆ ਆਪਣੀ ਫ਼ੌਜ ਨਾਲ ਉਹਨਾਂ ਵਲ ਵਧਦਾ 
ਚਲਿਆ ਆ ਰਿਹਾ ਹੈ । 


ਬੇਤਵਾ ਦੀ ਲੜਾਈ : 


ਤਾਂਤੀਆ ਦੀ 20 ਹਜ਼ਾਰ ਫ਼ੌਜ ਦੇ ਆ ਜਾਣ ਤੇ ਸਰ ਹਿਓਂ ਰੋਜ਼ ਦੀ ਫੌਜ ਦੋ 
ਫ਼ੌਜਾਂ ਦਰਮਿਆਨ ਘਿਰ ਗਈ । ਪਰ ਇਹ ਕੋਈ ਐਸੀ ਗੱਲ ਨਹੀ ਸੀ ਜਿਸ ਲਈ 
ਅਫ਼ਸੋਸ ਕੀਤਾ ਜਾਵੇ ਕਿਉਕਿ ਹਿਓ ਰੋਜ਼ ਪਹਿਲਾਂ ਤੋ ਹੀ ਤਿਆਰ ਸੀ । ਉਸ ਨੇ 
ਕਿਲ੍ਹੇ ਦਾ ਘੇਰਾਓ ਜਾਰੀ ਰਖਿਆ ਤੇ ਇਕ ਛੋਟਾ ਜਿਹਾ ਦਸਤਾ ਲੈ ਕੇ ਤਾਂਤੀਆ ਦੇ 
ਮੁਕਾਬਲੇ ਲਈ ਤੁਰ ਪਿਆਂ । ਪਹਿਲੀ ਅਪ੍ਰੰਲ ਨੂੰ ਬੇਤਵਾ ਦੀ ਲੜਾਈ ਹੋਈ, 
ਇਸ ਵਾਰ ਫਿਰ ਅੰਗਰੇਜ਼ਾਂ ਦੀਆਂ ਵਧੀਆ ਫ਼ੌਜਾਂ ਅਤੇ ਤੋਪਾਂ ਨੇ ਤਾਂਤੀਆ ਦੇ 
ਪੈਰ ਉਖਾੜ ਦਿਤੇ । ਤਾਂਤੀਆ ਦੀ ਫੌਜ ਦੀ ਪਹਿਲੀ ਕਤਾਰ ਨੇ ਤਾਂ ਹਿਓਂ ਰੋਜ਼ ਦੀ 
ਫ਼ੌਜ ਦਾ ਜ਼ਰਾ ਵੀ ਮੁਕਾਬਲਾ ਨਾਂ ਕੀਤਾ । ਬਹੁਤ ਸਾਰੇ ਫ਼ੌਜੀ ਲੜੇ ਬਿਨਾਂ ਹੀ 
ਫਰਾਰ ਹੋ ਗਏ । ਪਤਾ ਨਹੀ ਇਹ ਉਹਨਾਂ ਦੀ ਗ਼ੱਦਾਰੀ ਸੀ ਜਾਂ ਬੁਜ਼ਦਿਲੀ ? 
ਦੂਜੀ ਗੱਲ ਇਹ ਕਿ ਝਾਂਸੀ ਦੇ ਤੋਪਖਾਨੋ ਦੀ ਕੋਈ ਵੀ ਆਵਾਜ਼ ਨਹੀ" ਸੀ ਆ 
ਰਹੀ । ਪਹਿਲੀ ਲਾਈਨ ਦੀ ਭੱਜ ਦੌੜ ਕਾਰਨ ਸੱਜੇ ਪਾਸੇ ਦੇ ਦਸਤੇ (ਜਿਸ ਦੀ 
ਕਮਾਨ ਤਾਂਤੀਆ ਖ਼ੁਦ ਕਰ ਰਿਹਾ ਸੀ) ਦੀ ਹਾਰ ਦੇਖਦਿਆਂ ਤਾਂਤੀਆ ਨੇ ਲੜਨ 
ਦਾ ਇਰਾਦਾ ਛੱਡ ਦਿਤਾ ਪਰ ਭੱਜਣ ਤੋਂ" ਪਹਿਲਾਂ ਉਸ ਨੇ ਪਿਛਾਂਹ ਵਲ ਜੋਗਲ ਨੂੰ 
ਅੱਗ ਲਗਾਂ ਦਿਤੀ ਤੇ ਧੂਏ' ਦੀ ਆੜ ਵਿਚ ਆਪਣੀ ਫ਼ੌਜ ਦੇ ਵੱਡੇ ਹਿੱਸੋਂ ਨੂੰ ਲੈ ਕੇ 
ਭੱਜਗਿਆ। - ਰਾ 


ਇਉ ਝਾਂਸੀ ਨੂੰ ਬਚਾਉਣ ਦਾ ਉਦੋਸ਼ ਪੂਰਾ ਨਾ ਹੋ ਸਕਿਆ । ਪਰ ਇਸ ਦੀ 
ਨਾਕਾਮੀ ਦਾ ਜ਼ਿੰਸੇਦਾਰ ਕੌਣ ਸ ? ਸੈਲਵੈਸਟਰ ਨੇ ਇਸ ਦਾ ਜ਼ਿੰਮੇਵਾਰ ਰਾਣੀ ਦੀ 
ਫ਼ੌਜ ਨੂੰ ਠਹਿਰਾਇਆ ਹੈ “ਇਹ ਗੱਲ ਸਮਝ ਵਿਚ ਨਹੀ' ਆਉਦੀ ਕਿ ਜਦ 
ਪੇਸ਼ਵਾ ਦੀ ਫ਼ੌਜ ਬਾਹਰੋ ਉਹਨਾਂ ਦੀ ਸਹਾਇਤਾ ਲਈ ਆਉਣ ਦੀ ਕੋਸ਼ਿਸ਼ ਕਰ 
ਰਹੀ ਸੀ ਤਾਂ ਉਹਨਾਂ ਦੇ ਇਕ ਦਸਤੇ ਨੇਂ ਕਿਲੂਹੰ ਤੋਂ ਬਾਹਰ ਆ ਕੇ ਸਾਡੇ ਤੋਂਪਖ਼ਾਨੇ ਨੂੰ 
ਤਬਾਹ ਕਿਉਂ” ਨਾ ਕੀਤਾ । ਝਾਂਸੀ ਦੀ ਫ਼ੌਜ ਦੀ ਗਿਣਤੀ ਏਨੀ ਜ਼ਿਆਦਾ ਸੀ ਕਿ 
ਉਹ ਕਿਸੇ ਵੀ ਤਰੀਕੇ ਸਾਡੇ ਤੌਪਖ਼ਾਨੇ ਨੂੰ ਖ਼ਾਮੋਸ਼ ਕਰ ਸਕਦੀ ਸੀ । ਸੈਲੇਵੈਂਸਟਰ ਨੇ 
ਅੱਗੇ ਲਿਖਿਆ ਹੈ “ਹੋਂ ਸਕਦਾ ਹੈ ਕਿ ਉਸ ਦੀ ਫ਼ੌਜ ਸ਼ਹਿਰ ਦੀ ਦੀਵਾਰ ਦੇ 
ਇਕ ਕੌਨੇਂ ਤੇ ਮੌਜਰ ਗੱਲ ਅਤੇ ਕਪਤਾਨ ਫ਼ੀਲਡ ਦੇ ਝੂਠਮੂਠ ਹਮਲੋਂ ਤੋਂ ਡਰ 


ਤਾਂਤੀਆ ਜਰਨੌਲ ਦੀ ਹੈਸੀਅਤ ਨਾਲ 55 


ਗਈ ਹੋਵੇਂ ` ।' ਸਰ ਜਾਨ ਫਾਰਟੈਸਕ ਨੇ ਵੀ ਰਾਣੀ ਦੀ ਫ਼ੌਜ ਦੀ ਡਰ ਦੀ ਵਜ਼੍ਹਾ 
ਇਸ ਝੂਠ ਮੂਠ ਦੇ ਹਮਲੇ ਨੂੰ ਹੀ ਦਸਿਆ । ਜਿਸ ਦਾ ਢੋੱਗ ਸਰ ਹਿਓ ਰੋਜ਼ ਦੇ 
ਹੁਕਮ ਅਨੁਸਾਰ ਰਚਾਇਆ ਗਿਆ ਸੀ । ਉਹਨਾਂ ਦੀਆਂ ਤੋਪਾਂ ਖ਼ਰਾਬ ਰੋ 
ਚੁਕੀਆਂ ਸਨ । ਤਾਂਤੀਆ ਤੌਪੋ ਜਾਂ ਤਾਂ ਮਾਰਿਆ ਜਾ ਚੁਕਿਆ ਸੀ ਜਾਂ ਜ਼ਖਮੀ 
ਹੋ ਚੁਕਿਆ ਸੀ । ਸ਼ਹਿਰ ਦੀ ਦੀਵਾਰ ਥਾਂ-ਥਾਂ ਤੋਂ ਟੁੱਟੀ ਹੋਈ ਸੀ । ਇਸ ਲਈ 
ਜੇ ਇਸ ਝੂਠਮੂਠ ਹਮਲੇ ਤੋਂ ਡਰ ਕੇ ਉਹਨਾਂ ਨੇ ਸਾਹਮਣੇ ਆ ਕੇ ਦੁਸ਼ਮਨ ਤੇ ਹਮਲੇ 
ਦਾ ਖਤਰਾ ਮੁੱਲ ਨਹੀ” ਲਿਆ ਤਾਂ ਕੋਈ ਹੈਰਾਨੀ ਦੀ ਗੱਲ ਨਹੀ” ਕਿਉ'ਕਿ ਉਹਨਾਂ ਨੂੰ 
ਸ਼ਾਇਦ ਉਮੀਦ ਸੀ ਕਿ ਤਾਂਤੀਆ ਦੁਸ਼ਮਨ ਨੂੰ ਹਰਾ ਕੇ ਉਹਨਾਂ ਦੀ ਸਹਾਇਤਾ ਲਈ 
ਪੱਜਣ ਵਾਲਾ ਹੈ । 


ਬਾਸੀ ਦੀ ਹਾਰ : 

ਝਾਂਸੀ ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ 'ਚ ਹੁਣ ਜ਼ਿਆਦਾ ਦੇਰ ਨਹੀ' ਸੀ । 
ਤਾਂਤੀਆ ਦੇ ਦੌੜ ਜਾਣ ਮਗਰੋ ਸਰ ਹਿਓ ਰੋਜ਼ ਝਾਂਸੀ ਵਲ ਮੁੜ ਰਵਾਨਾ ਹੋਇਆ । 
ਰਾਣੀ ਝਾਂਸੀ ਨੇ ਹੁਸ਼ਿਆਰੀ ਤੋ“ ਕੋਮ ਲੈਦਿਆਂ ਨੇੜੇ-ਤੇੜੇ ਦੇ ਇਲਾਕਿਆਂ ਨੂੰ 
ਅੱਗ ਲਗਾ ਕੇ ਪਹਿਲਾਂ ਹੀ ਤਬਾਹ ਕਰ ਦਿਤਾ । ਪਰ ਸਰ ਹਿਓ ਕੌਲ ਰਸਦ ਦੀ 
ਕਮੀ ਨਹੀ” ਸੀ । ਇਸ ਤੋ ਇਲਾਵਾ ਅੰਗਰੇਜ਼ਾਂ ਦਾ ਵਫ਼ਾਦਾਰ ਸਿੰਧੀਆਂ ਅਤੇ 
ਔਰਛਾ ਲਗਾਤਾਰ ਉਸ ਨੂੰ ਰਸਦ ਪੁਚਾ ਰਹੇਂ ਸਨ । ਤਿੰਨ ਤਾਰੀਖ਼ ਨੂੰ ਅੰਗਰੇਜ਼ੀ 
ਫੌਜ ਨੇੰ ਝਾਂਸੀ 'ਤੇ ਜਬਰਦਸਤ ਹਮਲਾ ਕੀਤਾ । ਬਾਗ਼ੀਆਂ ਨੇ ਉਹਨਾਂ ਦਾ ਜਬਰਦਸਤ 
ਮੁਕਾਬਲਾ ਕੀਤਾ । ਜੋ ਚੀਜ਼ਾਂ ਬਰਸਾਈਆਂ ਜਾ ਰਹੀਆਂ ਸਨ, ਉਹਨਾਂ ਵਿਚੋ” 
ਬਾਰੂਦ ਦੇ ਭਰੇ ਮਿੱਟੀ ਦੇ ਭਾਂਡੇ, ਲਕੜੀ ਦੇ ਟੁਕੜੇ ਅਤੇ ਪੱਥਰ ਵਗੈਰਾ ਸਨ । 
ਆਖ਼ਿਰਕਾਰ ਕਿਲ੍ਹ ਦੇ ਪਿੱਛੋਂ ਦਾ ਫਾਟਕ ਟੁੱਟ ਗਿਆ ਪਰ ਉਸ ਵਿਚ ਪੱਥਰ ਦੀਆਂ 
ਵੱਡੀਆਂ-ਵੱਡੀਆਂ ਸਿੱਲਾਂ ਅਤੇ ਚਟਾਨਾਂ ਅੜਾ ਦਿਤੀਆਂ ਗਈਆਂ । ਇਸੇ ਦੌਰਾਨ 
ਕਿਲ੍ਹੇ ਦੀ ਦੀਵਾਰ ਵਿਚ ਇਕ ਛੌਟੀ ਜਿਹੀ ਦਰਾਰ ਪੈ ਗਈ । ਜਿਸ ਰਾਹੀ” ਅੰਗਰੇਜੀ 
ਫ਼ੌਜ ਦਾ ਇਕ ਦਸਤਾ ਕਿਲ੍ਹੋ ਵਿਚ ਦਾਖ਼ਿਲ ਹੋਂ ਗਿਆ ਤੇ ਮਹਿਲ ਨੂੰ ਜਾਣ ਵਾਲੀ 
ਸੜਕ ਤੇ ਲੜਾਈ ਸ਼ੁਰੂ ਹੋ ਗਈ । ਰਾਣੀ ਝਾਂਸੀ ਦੀ ਫ਼ੌਜ ਜਿਸ ਹੁਸ਼ਿਆਰੀ ਨਾਲ 
ਲੜ ਰਹੀ ਸੀ, ਉਸ ਦੀ ਮਿਸਾਲ ਪੂਰੇ ਇਤਿਹਾਸ ਵਿਚ ਨਹੀ” ਮਿਲਦੀ । ਉਹ ਹਰ 
ਮਕਾਨ ਅਤੇ ਹਰ ਕਮਰੇਂ ਤੋ ਲੜੋ । ਗੋਲੀਆਂ ਅੰਲਿਆਂ ਵਾਂਗ ਬਰਸ ਰਹੀਆਂ 
ਸਨ । ਇਕ ਇੰਚ ਜ਼ਮੀਨ ਲਈ ਵੀ ਜੈਮ ਕੇ ਲੜਾਈ ਹੋਈ ਤੇ ਆਖਿਰਕਾਰ 
ਮਹਿਲ ਤੇ ਅੰਗਰੇਜ਼ੀ ਰਾਜ ਦਾ ਕਬਜ਼ਾ ਹੋ ਗਿਆ ਪਰ ਅਸਤਬਲ (ਜਿਥੇ ਘੌੜੇ ਬੈਨ੍ਹ 
ਜਾਂਦੇ ਹਨ) ਹਾਲੇ ਵੀ ਰਾਣੀ ਦੇ ਕਬਜ਼ੇਂ ਵਿਚ ਸੀ ''ਉਹਨਾਂ ਦੀ ਇਕ ਟੁਕੜੀ 


1. ਜੇ. ਐਚ. ਸੈਲਵੈਸਟਰ; ਰੀਕੋਲੰਕਸ਼ਨ ਆਫ਼ ਦੀ ਕੈਪਪੇਨ ਇੰਨ ਮਾਲਵਾ ਐੱਡ 
ਸੈਂਟਰਲ ਇੰਡੀਆ; ਪੰਨਾ 101-02. ਰ੍ 


56 ਤਾਂਤੀਆ ਤੋਪੋ 


ਅਸਤਬਲ ਤੋ” ਕੁਝ ਦੂਰ ਇਕ ਕਮਰੇਂ `ਚ, ਜਿਸ ਵਿਚ ਅੱਗ ਲਗਾ ਦਿਤੀ ਗਈ 
ਸੀ, ਉੱਸ ਵੇਲੇ ਤੱਕ ਡੱਟੀ ਰਹੀ ਜਿਸ ਵੇਲੇ ਤੱਕ ਸੈਭਵ ਹੋ ਸਕਿਆ । ਤੇ ਜਦ 
ਇਹ ਟੁਕੜੀ, ਜਿਨ੍ਹਾਂ ਦੇ ਕਪੜਿਆਂ ਨੂੰ ਅੱਗ ਲਗੀ ਹੋਈ ਸੀ, ਬਾਹਰ ਨਿਕਲੀ ਤਾਂ 
ਅੰਗਰੇਜ਼ੀ ਫ਼ੌਜ ਇਹਨਾਂ ਤੇ ਟੁੱਟ ਪਈ । ਆਪਣੇਂ ਸਿਰਾਂ ਤੇ ਢਾਲਾਂ ਦਾ ਸਾ ਇਆ ਕਰਕੇ 
ਦੁਸ਼ਮਨ ਤੇ ਬਿਜਲੀ ਦੀ ਤੇਜ਼ੀ ਵਾਂਗ ਤਲਵਾਰਾਂ ਬਰਸਾਉਣ ਲਗੀ'' । 

ਝਾਂਸੀ ਦੀਆਂ ਸੜਕਾਂ ਤੇ ਦੋ ਦਿਨ ਲੜਾਈ ਹੁੰਦੀ ਰਹੀ । ਸ਼ਹਿਰ ਨੂੰ ਬਹੁਤ 
ਜ਼ਿਆਦਾ ਲੁਟਿਆ ਗਿਆਂ । ਸੈਸਕ੍ਰਿਤ ਦੀਆਂ ਕਿਤਾਬਾਂ ਦੀ ਮਸ਼ਹੂਰ ਲਾਇਬ੍ਰਂਰੀ 
ਪੂਰੀ ਤਰ੍ਹਾਂ ਬਰਬਾਦ ਕਰ ਦਿਤੀ ਗਈ । ਅੰਗਰੇਜ਼ ਹਰ ਸ਼ਹਿਰੀ ਨੂੰ ਦੁਸ਼ਮਨ ਸਮਝਦੇ 
ਸਨ । ਬਹੁਤ ਸਾਰੇ ਲੋਕ ਡਰ ਕੇ ਭੱਜ ਗਏ । “ਜੋ ਨਹੀ` ਭੱਜ ਸਕੇ ਉਹ ਆਪਣੇ 
ਬੀਵੀ ਬੱਚਿਆਂ ਨੂੰ ਲੰ ਕੇ ਖੂਹ 'ਚ ਕੁੱਦ ਗਏ'' ।੩ ਨ 

ਅੰਗਰੇਜ ਬਦਲਾ ਲੈਣ ਲਈ ਬੇਚੈਨ ਸਨ ਕਿਉਕਿ ''ਉਹ ਹਿੰਦੁਸਤਾਨ ਦੀ 
ਇਕ ਬੇਹਯਾ, ਬਹਾਦਰ, ਨੌਜਵਾਨ, ਤਾਕਤਵਰ ਤੇ ਘਮੰਡੀ ਰਾਣੀ, ਜੋ ਕਿਸੀ ਦੇ 
ਸਾਹਮਣੇ ਝੁਕਣ ਵਾਲੀ ਨਹੀ” ਸੀ, ਉਹਨਾਂ ਸਾਰੇ ਲੋਕਾਂ ਦੀ ਮੌਤ ਦੀ ਜ੍ਰੋਮੇਵਾਰ ਸੀ; 
ਜੇ ਜੋਗ ਵਿਚ ਕੈਮ ਆਏ ਸਨ ਤੇ ਉਸ ਨੂੰ ਓਨੀ ਹੀ ਦਰਦਨਾਕ ਸਜ਼ਾ ਮਿਲਣ 
ਵਾਲੀ ਸੀ'' ।$ 


ਕਾਲਪੀ ਵਲ ਕੂਚ : 


ਪਰ ਰਾਣੀ ਨੇ ਇਸ ਸਜ਼ਾ ਦਾ ਇੰਤਜ਼ਾਰ ਨਹੀ ਕੀਤਾ । ਉਸੇ ਰਾਤ ਉਹ 
ਆਪਣੇ ਵਫ਼ਾਦਾਰ ਅਫ਼ਗ਼ਾਨੀ ਦਸਤੇ ਨੂੰ ਨਾਲ ਲੈ ਕੇ ਮਰਦਾਨਾ ਲਿਬੇਸ ਵਿਚ 
ਆਪਣੇਂ ਮਤਰੇਏ ਪੁੱਤਰ ਨੂੰ ਆਪਣੀ ਪਿੱਠ ਨਾਲ ਬੰਨ੍ਹ ਕੇ ਘੋੜੇ ਤੇ ਬਹਿ ਗਈ ਤੋਂ 
ਕਿਲ੍ਹੇ ਦੀ ਦੀਵਾਰ ਟੱਪ ਕੇ ਉਰਛਾ ਆਗੂਆਂ ਵਿਚੋ" ਗੁਜਰਦੀ ਹੋਈ ਫਰਾਰ ਹੋ ਗਈ 
ਤੇ ਕੋਈ ਵੀ ਉਸ ਨੂੰ ਪਛਾਣ ਨਾ ਸਕਿਆ । ਉਸ ਦੇ ਭੱਜਣ ਦਾ ਪਤਾ ਸਭ ਨੂੰ 
ਦੂਜੇ ਦਿਨ ਸਵੇਰੇ ਲਗਿਆ ਪਰ ਉਹ ਮੀਲਾਂ ਦੂਰ ਜਾ ਚੁੱਕੀ ਸੀ । ਲੈਫ਼ਟੀਕੈ“ਟ 
ਡਾਕਰ ਦੀ ਨਿਗਰਾਨੀ ਵਿਚ ਇਕ ਫ਼ੌਜੀ ਦਸਤਾ ਉਸ ਦੇ ਪਿੱਛੋ ਰਵਾਨਾ ਕੀਤਾ 
ਗਿਆ । ਰਾਹ ਵਿਚ ਰਾਣੀ ਦੇ ਵਫਾਦਾਰ ਦਸਤਿਆਂ ਨੇ ਉਸ ਨੂੰ ਰੋਕਿਆ । 
ਦੋਹਾਂ ਵਿਚ ਘਮਾਸਾਨ ਯੁੱਧ ਹੋਇਆ । ਰਾਣੀ ਦੇ ਸਿਪਾਹੀ ਉਸ ਵੇਲੇ ਤੱਕ ਲੜਦੇ 
ਰਹੇ ਜਦ ਤਕ ਕਿ ਉਹਨਾਂ ਦਾ ਇਕ-ਇਕ ਆਦਮੀ ਸ਼ਹੀਦ ਨਾ ਹੋ ਗਿਆ ਤੇ ਇੰਜ 
ਰਾਣੀ ਨੂੰ ਕਾਲਪੀ ਪੁੱਜਣ ਦਾ ਮੌਕਾ ਮਿਲ ਗਿਆਂ । 


1. ਸਰ ਹਿਓ ਰੌਜ਼ ਦੀ ਰਿਪੌਰਟ; ਅਪ੍ਰੈਲ 30, 1958. 
2. ਲੋ, ਪੰਨਾ 236 ਅਤੇ 259. 
3 ਲੋ, ਪੰਨਾ 236. 


ਤਾਤੀਆ ਜਰਨੈਲ ਦੀ ਹੈਸੀਅਤ ਨਾਲ 57 


ਝਾਂਸੀ ਤੇ ਕਬਜ਼ਾ ਹੋ ਜਾਣ ਮਗਰੋ, 19 ਅਪ੍ਰੈਲ ਨੂੰ ਵਿਟਲਾਕ ਨੇ ਥਾਂਦਾ ਦੇ 
ਨਵਾਬ ਤੇ ਹਮਲਾ ਕਰ ਦਿਤਾ । ਨਵਾਬ ਦੀ ਫ਼ੌਜ ਸਤ ਘੰਟੇ ਦੀ ਲੜਾਈ ਮਗਰੋ“ 
ਬਿਖਰ ਗਈ ਤੇ ਨਵਾਬ ਆਪਣੀ ਫ਼ੌਜ ਦੇ ਇਕ ਵੱਡੇ ਹਿੱਸੋਂ ਨਾਲ ਫਰਾਰ ਹੋ ਕੇ 


ਕਾਲਪੀ ਪੁੱਜ ਗਿਆ । 


ਰ 
ਕੋਚ ਦੀ ਲੜਾਈ : 

ਝਾਂਸੀ ਜਿਤਿਆ ਜਾ ਚੁਕਿਆ ਸੀ ਪਰ ਪੌਸ਼ਵਾ ਫ਼ੌਜ ਦੀ ਰਾਜਧਾਨੀ ਕਾਲਪੀ ਤੇ 
ਕਬਜਾ ਹੋਣਾ ਬਾਕੀ ਸੀ । ਕਾਲਪੀ ਇਕ ਔਜਾ ਕੇਦਰ ਬਣ ਗਿਆ ਸੀ, ਜਿਥੇ 
ਹਰ ਜਗ੍ਹਾ ਦੇ ਬਾਗ਼ੀ ਆ ਕੇ ਜਮ੍ਹਾ ਹੋ ਜਾਂਦੇ ਸਨ । ਪੇਸ਼ਵਾ ਖ਼ਾਨਦਾਨ ਦਾ ਸਭ ਤੋ” 
ਜਿਆਦਾ ਅੰਦੋਲਨਕਾਰੀ ਅਤੇ ਕਮ ਆਉਣ ਵਾਲਾ ਬੋਦਾ ਸ਼ਹਿਜ਼ਾਦਾ ਰਾਓ ਸਾਹਿਬ 
ਤਾਤੀਆ ਨਾਲ ਪਹਿਲਾ ਤੋ“ ਹੀ ਉਥੋਂ ਮੌਜੂਦ ਸੀ । ਰਾਣੀ ਝਾਂਸੀ ਵੀ ਉਹਨਾਂ ਨਾਲ 
ਆ ਕੇ ਮਿਲ ਗਈ ਸ ਤੇ ਨਵਾਬ ਬਾਂਦਾ ਵੀ ਉਥੇ ਪੁੱਜ ਚੁਕਿਆ ਸੀ । ਬੇਤਵਾ ਦੀ 
ਹਾਰ ਮਗਰੋ“ ਵੀ ਤਾਂਤੀਆ ਨੇ ਇਥੋ ਆ ਕੇ ਫ਼ੌਜ ਤਿਆਰ ਕਰ ਲਈ ਸੀ ਤੇ ਤੋਪਾਂ 
ਵੀ ਹਾਸਿਲ ਕਰ ਲਈਆਂ ਸਨ । ਬਾਗ਼ੀ ਸਰਦਾਰਾਂ ਦੀ ਫ਼ੌਜ ਦੇ ਦਸਤਿਆਂ ਦੇ ਆ 
ਜਾਣ ਨਾਲ ਤਾਂਤੀਆ ਦੀ ਤਾਕਤ ਹੋਰ ਵੀ ਮਜਬੂਤ ਹੋ ਗਈ ਸੀ । 


ਤਾਤੀਆ ਜਾਣਦਾ ਸੀ ਕਿ ਸਰ ਹਿਓ ਰੌਜ਼ ਉਸ ਨੂੰ ਚੈਨ ਨਾਲ ਨਹੀ” ਬੈਠਣ 
ਦੇਵੇਗਾ ਤੋਂ ਛੇਤੀ ਹੀ ਉਹਨਾ ਤੇ ਧਾਵਾ ਬੋਲੌਗਾ । ਇਸ ਕਰਕੇ ਤਾਂਤੀਆ ਅੰਗਰੇਜ਼ੀ 
ਫ਼ੌਜ ਦੇ ਕਾਲਪੀ ਪੁੱਜਣ ਤੋਂ“ ਰੋਕਣ ਲਈ ਇਕ ਵੱਡੀ ਫੌਜ ਲੈ ਕੇ ਕਾਲਪੀ ਤੋ” 
42 ਮੀਲ ਦੂਰ ਝਾਂਸੀ ਸੜਕ ਤੇ ਇਕ ਜਗ੍ਹਾ ਕੌਚ ਪੁੱਜ ਗਿਆ । 


ਕਸਬੇ ਦੇ ਚੌਹੀ` ਪਾਸੀ ਫੈਲਿਆ ਹੋਇਆ ਸੋਘਣਾ ਜੈਗਲ, ਬਾਗ਼ ਅਤੇ ਮੰਦਰ 
ਉਸ ਦੀ ਫੌਜ ਨੂੰ ਦੁਸ਼ਮਨ ਦੀ ਨਜ਼ਰ ਤੋ` ਬਚਾਉਣ ਲਈ ਇਕ ਤਰ੍ਹਾਂ ਦੀ ਕੁਦਰਤੀ 
ਓਟ ਸਨ । ਸਰ ਹਿਓ ਰੌਜ ਨੇ 7 ਮਈ ਨੂੰ ਹਮਲਾ ਕੀਤਾ । ਉਸ ਨੇ ਕਸਬੇ ਵਿਚ 
ਦਾਖਿਲ ਹੋਣ - ਲਈ ਤਿੰਨ ਪਾਸਿਓ” ਧਾਵਾ ਬੋਲਿਆ, ਤਾਂਤੀਆਂ ਦੀ ਫੌਜ ਆਪਣੀ 
ਥਾਂ ਤੇ ਡੱਟੀ ਰਹੀ । ''ਤਾਤੀਆ ਦਾ ਹਰ ਦਸਤਾ ਬੜੀ ਬਹਾਦਰੀ ਨਾਲ ਲੜਦਾ 
ਰਿਹਾ ਤਾਂ ਕਿ ਫੌਜ ਦਾ ਅਸਲੀ ਹਿੱਸਾ ਸੁਰੱਖਿਅਤ ਪਿਛਾਂਹ ਹੱਟ ਜਾਏ । ਜਦ 
ਉਹਨਾਂ 'ਤੇ ਹਮਲਾ ਕੀਤਾ ਗਿਆ ਤਾਂ ਉਹਨਾਂ ਨੇ ਆਪਣੀਆਂ ਬੈਦੂਕਾਂ ਸੁੱਟ ਦਿਤੀਆਂ 
ਤੇ ਤਲਵਾਰਾ ਨਾਲ ਲੜਨਾ ਸ਼ੁਰੂ ਕਰ ਦਿਤਾ ।'' ਸੈਲਵੈਸਟਰ ਲਿਖਦਾ ਹੈ 
“ਇਕ ਹੱਥ ਦੇ ਕੱਟੇ ਜਾਣ ਦੇ ਬਾਵਜੂਦ ਉਹ ਦੂਜੇ ਹੱਥ ਨਾਲ ਸਾਡੇ ਘੋੜਿਆਂ ਅਤੇ 
ਸਵਾਰਾਂ ਨੂੰ ਕੱਟਦੇ ਰਹੋ'' ।' ਜਿਸ ਵੇਲੋਂ ਤਾਂਤੀਆ ਆਪਣੇ ਥੋੜੇ ਜਿਹੇ ਸਿਪਾਹੀਆਂ ਨੂੰ 
ਲੈ ਕੇ ਜਾ ਰਿਹਾ ਸੀ, ਉਸ ਵੇਲੇ ਤੱਕ ਉਹਨਾਂ ਦੇ ਪਹਿਲੋਂ ਦਸਤੇ ਖ਼ਤਮ ਹੋ ਚੁੱਕੇ 


1. ਜੇ. ਐਚ. ਸੈਲਵੈਸਟਰ; ਉਹੀ, ਪੰਨਾ 732. 


58 ਤਾਂਤੀਆ ਤੋਪੇ 


ਜਨ ਤੇ ਤੋਪਖ਼ਾਨਾ ਕਬਜ਼ੇ ਵਿਚੋਂ ਨਿਕਲ ਚੁਕਿਆ ਸੀ । ਫ਼ੌਜ ਬਿਲਕੁਲ ਹਿੰਮਤ ਹਾਰ 
ਚੁੱਕੀ ਸੀ । ਜਦ ਉਹ ਕਾਲਪੀ ਪੁੱਜੇ ਤਾਂ ਉਹ ਨਾ ਉਮੀਦੀ ਦੀ ਇਕ ਲੰਬੀ ਕਤਾਰ 
ਨਜ਼ਰ ਆ ਰਹੇ ਸਨ । 


ਗਵਾਲੀਅਰ ਦੀ ਹਕੂਮਤ ਦਾ ਤਖ਼ਤਾ ਉਲਟ ਜਾਣਾ : 


ਕੋਚ ਵਿਚੋ` ਹਾਰ ਕੇ ਤਾਂਤੀਆ ਚਿਕਰੀ ਗਿਆ, ਜੋ ਜਾਲੌਨ ਦੇ ਲਾਗੇ ਇਕ 
ਛੋਟਾ ਜਿਹਾ ਕਸਬਾ ਸੀ । ਅਸਲ ਵਿਚ ਉਹ ਉਥੇ ਆਪਣੇਂ ਮਾੜਾ ਪਿਤਾ ਨੂੰ ਮਿਲਣ 
ਗਿਆ ਸੀ ਪਰ ਉਥੋਂ ਚੁਪਰਾਪ ਗਵਾਲੀਅਰ ਚਲਿਆ ਗਿਆ । ਤਾਂ ਕਿ ਸਿੰਧੀਆਂ 
ਦੀ ਫ਼ੌਜ ਨੂੰ ਆਪਣੇ ਨਾਲ ਮਿਲਾਉਣ ਦੀ ਆਖ਼ਿਰੀ ਕੋਸ਼ਿਸ਼ ਕਰ ਸਕੇ । ਗਵਾਲੀਅਰ 
ਦਾ ਨਾਇਕ ਕੋਤਵਾਲ ਗਵਾਲੀਅਰ ਦਾ ਰਹਿਣ ਵਾਲਾ ਸੀ ਪਰ ਇਸ ਗੱਲ ਦੀ 
ਖ਼ਬਰ ਉਸ ਦੇ ਪ੍ਰਧਾਨ ਮੰਤਰੀ ਨੂੰ ਨਹੀ ਸੀ । _ਤਾਂਤੀਆ ਦਾ ਜਵਾਈ ਵੀ 
ਗਵਾਲੀਅਰ ਵਿਚ ਹੀ ਰਹਿੰਦਾ ਸੀ । ਇਹਨਾਂ ਦੋਹਾਂ ਕੋਲੋ” ਹੀ ਤਾਂਤੀਆ ਨੂੰ ਸਿੰਧੀਆ 
ਦੀ ਫ਼ੌਜ 'ਚ ਫੈਲੀ ਹੋਈ ਬੇਚੈਨੀ ਬਾਰੇ ਪਤਾ ਚਲਿਆ । ਸਿੰਧੀਆ ਦੀ ਫ਼ੌਜ ਵਿਚ 
ਮਰਾਠਿਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ ਜੋ ਇਹ ਸਮਝ ਰਹੋ ਸਨ ਕਿ ਸਿੰਧੀਆ 
ਆਪਣੇ ਪੇਸ਼ਵਾ ਨਾਲ ਗ਼ੱਦਾਰੀ ਕਰ ਰਿਹਾ ਹੈ । ਹਾਲਾਂਕਿ ਉਸ ਨੂੰ ਇਹ ਤਾਜ 
ਅਤੇ ਤਖ਼ਤ ਪੇਸ਼ਵਾ ਖ਼ਾਨਦਾਨ ਦੀ ਮਿਹਰਬਾਨੀ ਨਾਲ ਹੀ ਹਾਸਿਲ ਹੋਇਆ ਸੀ । 
ਸਿੰਧੀਆਂ ਦੀ ਫ਼ੌਜ ਚਾਹੁੰਦੀ ਸੀ ਕਿ ਸਿੰਧੀਆ ਅੰਗਰੇਜ਼ਾਂ ਦੀ ਹਿਮਾਇਤ ਖ਼ਤਮ 
ਕਰਕੇ ਨਾਨਾ ਦਾ ਸਾਥ ਦੇਵੇ । ਗਵਾਲੀਅਰ 'ਚ ਥੋੜੇ ਦਿਨ ਠਹਿਰਨ ਮਗਰੋ” 
ਤਾਂਤੀਆ ਨੇ ਅੰਦਾਜ਼ਾ _ਲਗਾ ਲਿਆ ਸੀ ਕਿ _ਸਿੰਧੀਆ ਦੀ ਹਕੂਮਤ ਦਾ 
ਤਖ਼ਤਾ ਉਲਟਾਉਣ ਲਈ ਇਹ ਵੇਲਾ ਸਹੀ ਹੈ । ਇਸ ਵਾਸਤੇ ਉਸ ਦੇ 
ਇਕ ਇਸ਼ਾਰੇ ਦੀ ਲੋੜ ਸੀ । ਇਸ ਲਈ ਉਹ ਸਹੀ ਮੌਂਕੇ ਦੀ ਤਲਾਸ਼ ਕਰਨ 
ਲਗਿਆਂ । 


ਜਿਸ ਵੇਲੇ ਤਾਂਤੀਆ ਗਵਾਲੀਅਰ ਦੀ ਫ਼ੌਜ ਨੂੰ ਆਪਣੀ ਵਲ ਕਰਨ ਦੀ ਕੋਸ਼ਿਸ 
ਕਰ ਰਿਹਾ ਸੀ, ਬਾਗ਼ੀਆਂ ਵਿਚ ਕੱਚ ਦੀ ਹਾਰ ਬਾਰੇ ਬਹਿਸਾਂ ਚਲ ਰਹੀਆਂ ਸਨ । 
ਤੋਂਪਖ਼ਾਲੇ ਦੀ ਹਿਫ਼ਾਜ਼ਤ ਕਰਨ ਵਾਲੇ ਸਵਾਰ ਫ਼ੌਜ ਤੇ ਬੁਜ਼ਦਿਲੀ ਦਾ ਇਲਜ਼ਾਮ 
ਲਗਾ ਰਹੇ ਸਨ । 'ਵਿਲਾਇਤੀਆਂ' ਤੇ ਉਹ ਇਹ ਇਲਜ਼ਾਮ ਲਗਾ ਰਹੇਂ ਸਨ ਕਿ 
ਉਹਨਾਂ ਨੇ ਲੜਾਂਈ ਵਿਚ ਉਸ ਬਹਾਦਰੀ ਦਾ ਸਬੂਤ ਨਹੀ ਦਿਤਾ ਜਿਸ ਦੀਆਂ 
ਉਹ ਹਮੇਸ਼ਾ ਗੱਲਾਂ ਕਰਿਆ ਕਰਦੇ ਸਨ ਅਤੇ ਮਾਣ ਕਰਦੇ ਸਨ । ਕੂਝ ਲੀਡਰਾਂ 
ਵਿਚ ਵੀ ਇਸ ਮਾਮਲੇ ਤੇ ਮਤਭੇਦ ਪੈਦਾ ਹੇ ਗਿਆ ਸੀ । ਬਾਗ਼ੀਆਂ ਦੇ ਹੌਸਲੇ 
ਏਨੇ ਟੁੱਟ ਚੁੱਕੇ ਸਨ ਕਿ ਜਿਉ' ਹੀ ਉਹਨਾਂ ਨੂੰ ਹਿਓ ਰੋਜ਼ ਦੀ ਫ਼ੌਜ ਦਾ ਕਾਲਪੀ 
ਵਲ ਆਉਣ ਦਾ ਪਤਾ ਚਲਿਆ, ਬਾਗ਼ੀ ਫ਼ੌਜ ਦੇ ਕਈ ਦਸਤੇ ਉਥੋਂ ਭੱਜ ਗਏ 
ਸਨ । “ਕਿਹਾ ਜਾਂਦਾ ਸੀ ਕਿ ਇਕ ਵੇਲਾ ਐਸਾ ਵੀ ਆਇਆ ਕਿ ਕਿਲ੍ਹੋ ਅਤੇ 


ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 59 


ਸ਼ਹਿਰ ਵਿਚ ਕੁਲ ਮਿਲਾ ਕੈ 11 ਸਿਪਾਹੀ ਰਹਿ ਗਏ ਸਨ” । ਪਰ, ਬਾਂਦਾ ਦਾ 
ਨਵਾਬ ਇਕ ਵੱਡੀ ਫ਼ੌਜ ਅਤੇ ਕਈ ਤੋਪਾਂ ਲੈ ਕੇ ਅਚਾਨਕ ਉਥੋਂ ਪੁੱਜ ਗਿਆ ਸੀ 
ਤੇ ਉਸ ਦੇ ਆਉਣ ਤੇ ਹਾਲਾਤ ਕਿਸੀ ਹੱਦ ਤੱਕ ਸੁਧਰ ਗਏ ਸਨ । ਮਹਾਰਾਣੀ 
ਝਾਂਸੀ ਅਤੇ ਬਾਂਦਾ ਦੇ ਨਵਾਬ ਨੇ ਫ਼ੌਜ ਨੂੰ ਨਵਾਂ ਹੌਸਲਾ ਦਿਤਾ ਅਤੇ “ਉਹਨਾਂ ਤੋ” 
ਇਹ ਵਾਅਦਾ ਲਿਆ ਕਿ ਉਹ ਇਸ ਕਿਲ੍ਹੋ ਦੀ ਰਖਿਆ ਲਈ ਆਖ਼ਿਰੀ ਦਮ ਤੱਕ 
ਲੜਨਗੇ ਅਤੇ ਉਹਨਾਂ ਕਾਫ਼ਿਰ ਫ਼ਰੈਗੀਆਂ ਨੂੰ ਬਰਬਾਦ ਕਰਕੇ ਆਪਣੇਂ ਰਾਜ ਦੇ 
ਹੱਕਦਾਰ ਬਨਣਗੇ'' । ਇਉ“ ਇਹਨਾਂ ਦੋਹਾਂ ਨੇ ਮਿਲ ਕੇ ਉਹਨਾਂ ਦੇ ਹੌਸਲੇ ਨੂੰ 
ਟੁੱਟਣ ਨਾ ਦਿਤਾ । 


ਕਾਲਪੀ ਦੀ ਯੁੱਧ-ਕੌਸ਼ਲ ਸੇਬਧੀ ਸਥਿਤੀ : 

ਕਿਲੋਬਦੀ ਪੱਖੋਂ” ਕਾਲਪੀ ਦਾ ਕਿਲ੍ਹਾ ਜ਼ਿਆਦਾ ਮਜਬੂਤ ਨਹੀ” ਸੀ । ਪਰ 
ਮੌਰਚਾਬੋਦੀ ਲਈ ਇਹ ਜਗ੍ਹਾ ਬਹੁਤ ਵਧੀਆ ਸੀ । ਕਾਲਪੀ ਦਾ ਕਿਲ੍ਹਾ ਇਕ 
ਉੱਚੀ ਪਹਾੜੀ ਤੇ ਬਣਿਆ ਹੋਇਆ ਸੀ । ਉਸ ਦੇ ਤਿੰਨ ਪਾਸੇ ਗਹਿਰੀਆਂ ਖਾਈਆਂ 
ਸਨ ਅਤੇ ਪਿਛਲੋਂ ਪਾਸੋ ਜਮਨਾ ਨਦੀ ਵਹਿੰਦੀ ਸੀ । ਉਸ ਦੀ ਦੀਵਾਰ ਦੇ ਨਾਲ-ਨਾਲ 
ਕਈ ਲਾਈਨਾਂ ਵਿਚ ਰੁਕਾਵਟਾਂ ਬਣੀਆਂ ਹੋਈਆਂ ਸਨ । ਤਾਂਤੀਆ ਦੀ ਫ਼ੌਜ 
ਖੱਡਿਆਂ ਵਿਚ ਇਕ ਉਚਿੱਤ ਜਗ੍ਹਾ ਤੇ ਚੌਰਾਸੀ ਦੇ ਸਾਹਮਣੇ (ਕਾਲਪੀ ਤੋ” ਦੋ ਮੀਲ 
ਦੂਰ, ਚੌਰਾਸੀ 84 ਮੰਦਿਰਾਂ ਦਾ ਸਥਾਨ ਹੈ, ਸੜਕਾਂ ਦੇ ਦੋਹੀ' ਪਾਸੀ” ਖੰਦਕਾਂ) 
ਜਸ੍ਹਾਂ ਹੋ ਗਈ । 

ਸਰ ਹਿਓ ਰੋਜ਼ ਤੇ ਉਸ ਦੀ ਫ਼ੌਜ ਲਈ ਕਾਲਪੀ ਤੱਕ ਦਾ ਕੂਚ ਬਹੁਤ ਹੀ 
ਤਕਲੀਫ਼ ਦੇਹ ਸਾਬਿਤ ਹੋਇਆ । ਗਰਮੀ ਬਹੁਤ ਜ਼ਿਆਦਾ ਸੀ । ਸਰ ਹਿਓਂ ਨੇਂ 
ਆਪਣੇ ਥੱਕੇ ਹੋਏ ਸਿਪਾਹੀਆਂ ਨੂੰ ਠੀਕ ਹੀ ਕਿਹਾ ਸੀ ਕਿ ਬਾਗ਼ੀਆਂ ਦੇ ਮੁਕਾਬਲੇ 
ਗਰਮੀ ਦਾ ਮੌਸਮ ਜਿਆਦਾ ਖ਼ਤਰਨਾਕ ਹੈ । ਅਤੇ ਸੱਚ ਤਾਂ ਇਹ ਹੈ ਕਿ ਗਰਮੀ ਦੇ 
ਥੱਕੇ ਹੋਏ ਸਿਪਾਹੀਆਂ ਖ਼ਾਸ ਕਰਕੇ ਯੂਰਪੀਨ ਸਿਪਾਹੀਆਂ ਨੂੰ ਬਹੁਤ ਜ਼ਿਆਦਾ 
ਨੁਕਸਾਨ ਪੁੱਜਾ । ਬਹੁਤ ਸਾਰੇ ਫ਼ੌਜੀ ਲੂ ਲਗਣ ਨਾਲ ਮਰ ਗਏ ਅਤੇ ਬਹੁਤ ਸਾਰੇ 
ਪਿਆਸ ਨਾਲ । ਕਿਉਂਕਿ ਕਾਲਪੀ ਅਤੇ ਝਾਂਸੀ ਦੇ ਦਰਮਿਆਨ ਪਾਣੀ ਦਾ ਕੋਈ 
ਵੀ ਝਰਨਾ ਨਹੀ” ਸੀ । ਸਿਰਫ਼ ਖੂਹ ਦਾ ਪਾਣੀ ਸੀ । ਨਤੀਜਾ ਇਹ ਹੋਇਆ ਕਿ 
ਅੰਗਰੇਜ਼ੀ ਫ਼ੌਜ ਦੀ ਗਿਣਤੀ ਘੱਟ ਗਈ ਪਰ ਇਨਫ਼ੀਲਡ ਰਾਈਫਲ ਨੇ ਗਿਣਤੀ ਦੇ 
ਇਸ ਘਾਟੇ ਨੂੰ ਕਾਫ਼ੀ ਹੱਦ ਤੱਕ ਪੂਰਾ ਕਰ ਦਿਤਾ । 

ਇਹਨਾ ਕਮਜ਼ੋਰੀਆਂ 'ਚ ਰਾਜਨੀਤਕ ਸਮੱਸਿਆਵਾਂ ਨੇ ਵੀ ਵਾਧਾ ਕਰ ਦਿਤਾ । 


1. ਲੈਫ਼ਟੀਨੇਂਟ ਕਰਨਲ, ਡਬਲਿਯੂ ਮਿਲੋਸਨ; ਦੀ ਰਿਵੌਲਟ ਇਨ ਸੈ“ਟਰਲ 
ਇੰਡੀਆ 1857-59; ਪੰਨਾ 128-129. 
2, ਉਹੀ । 


ਇ ਰ੍ ਤਾਂਤੀਆ ਤੋਪੋ 


ਮਰਾਠੇ ਪੰਡਤਾਂ `ਦੇ ਕਾਮਯਾਬ ਪ੍ਰਾਪੋਰਡੇ _ਕਰਕੇ ਯੰਮਨਾ ਦੀ ਆਬਾਦੀ ਵਾਲ 
ਇਲਾਕਿਆਂ ਦੇ ਲੋਕਾਂ ਦੀ ਹਮਦਰਦੀ ਬਾਗ਼ੀਆਂ ਵਲ ਹੋ ਗਈ । ਸਿੱਟੇ ਵਜੋ ਪਿੰਡਾਂ 
ਵਾਲੋਂ ਬਾਗ਼ੀਆਂ ਨੂੰ ਦੁਸ਼ਮਨ ਦੀ ਡਾਕ ਦਿਖਾਉਣ ਤੋਂ` ਇਲਾਵਾ, ਦੁਸ਼ਮਨ ਦੀ ਰਸਦ 
ਤੇ ਫ਼ੌਜੀ ਕਾਰਵਾਈਆਂ ਦੀ ਖ਼ਬਰ ਬਾਗ਼ੀਆਂ ਨੂੰ ਪੁਚਾਉਣ ਲਗ ਪਏ । 

ਪਰ ਬਾਗ਼ੀਆਂ ਦੀ ਤਾਕਤ ਇਸ ਯਕੀਨ ਤੇ ਸੀ ਕਿ ਉਹ ਪੱਛਮੀ ਅਤੇ ਮੱਧ 
ਭਾਰਤ ਦੇ ਆਪਣੇ ਸਭ ਤੋ ਮਜਬੂਤ ਕਿਲ੍ਹੇ ਤੇ ਆਪਣੇ ਅਸਲਾਖ਼ਾਨੇ ਦੀ ਰਖਿਆ 
ਕਰ ਰਹੇ ਸਨ । "ਯਮਨਾ ਦੇ ਸੱਜੇ ਕਿਨਾਰੇ ਤੇ ਵਸਿਆ ਹੋਇਆ ਕਾਲਪੀ ਜਦ ਤੱਕ 
ਉਹਨਾ ਦੇ ਕਬਜੇ ਵਿਚ ਸੀ, ਉਸ ਵੇਲੇ ਤਾਈ" ਉਹ ਕਹਿ ਸਕਦੇ ਸਨ ਕਿ ਪੁਰਬ 
ਅਤੇ ਪੱਛਮ ਅੰਗਰੇਜ਼ਾਂ ਦੇ ਕਬਜੇ ਵਿਚ ਭਲੋ ਹੀ ਹੋਵੇਂ ਇਹ ਉਹਨਾਂ ਦੇ ਚੋਹੀ` ਪਾਸੀ' 
ਘੁੰਮਦੇ ਹਨ । ਪੂਰਬੀ ਅਤੇ ਪੱਛਮੀ ਭਾਰਤ ਚ ਅੰਗਰੇਂਜ਼ੀ ਫੌਜ ਦੇ ਜਮ੍ਹਾ ਹੋਣ 'ਚ 
ਇਹ ਕਿਲ੍ਹਾ ਇਕ ਵੱਡੀ ਰੁਕਾਵਟ ਸੀ ।” 

ਇਸ ਕਿਲੂੰ ਦੇ ਮਹੱਤਵ ਤੋ ਬਾਗੀ ਜਾਣੂ ਸਨ । ਮੱਧ ਭਾਰਤ ਵਿਚ ਅਮਨ 
ਲਿਆਉਣ ਵਾਸਤੇ ਉਸ ਨੂੰ ਜਿੱਤਣ ਦੀ ਗਰਜ ਨਾਲ ਬਰਤਾਨਵੀ ਕਮਾਂਡਰ-ਇਨ- 
ਚੀਫ ਨੇ ਸਰ ਹਿਓ ਰੋਜ ਦੀ ਮਦਦ ਲਈ ਕਰਨੈਲ ਮੈਕਜਵੈਲ ਦੀ ਨਿਗਰਾਨੀ ਵਿਚ 
ਹੋਰ ਫੌਜ ਭੇਜ ਦਿਤੀ । ਉਸ ਦਾ ਖਿਆਲ ਸੀ ਕਿ ਹੁਣ ਤੱਕ ਬਾਗ਼ੀਆਂ ਦੇ ਦਿਲਾਂ 
ਵਿਚ ਕੱਚ ਦੀ ਹਾਰ ਦਾ ਡਰ, ਘਬਰਾਹਟ ਹੈ । ਇਸ ਲਈ ਇਸੇਂ ਵੇਲੋ ਉਹਨਾਂ ਦਾ 
ਪਿੱਛਾ ਕਰਕੇ ਉਹਨਾਂ ਤੇ ਹਮਲਾ ਕਰ ਦੇਣਾ ਚਾਹੀਦਾ ਹੈ । 

15 ਮਈ ਨੂੰ ਪਹਿਲੀ ਪਲਟਨ ਨੇ ਕਾਲਪੀ ਤੋ ਛੇ ਮੀਲ ਦੂਰ ਗੋਲਾਲੀ ਤੇ 
ਪੜਾਅ ਕੀਤਾ । 22 ਤਾਰੀਖ ਨੂੰ ਬਾਗ਼ੀਆਂ ਨੇ ਅੰਗਰੇਜ਼ੀ ਫ਼ੌਜ ਤੇ ਆਖ਼ਰੀ ਹਮਲਾ ਕੀਤਾ 
ਪਰ ਇਸ ਹਮਲੇ ਤੋ” ਪਹਿਲਾਂ ਵੀ ਦੋਹਾਂ ਫ਼ੌਜਾਂ ਵਿਚਕਾਰ ਝੜਪਾਂ ਹੁੰਦੀਆ ਰਹੀਆਂ 
ਸਨ । ਅੰਗਰੇਜ਼ੀ ਫ਼ੌਜ ਨੇ ਬਾਗ਼ੀ ਫ਼ੌਜ ਦੇ ਇਸ ਹਮਲੇ ਨੂੰ ਵੀ ਨਾਕਾਮ ਕਰ ਦਿਤਾ । 

ਬਾਗ਼ੀਆਂ ਨੇ ਇਸ ਹਮਲੇ ਵਿਚ ਆਪਣਾ ਸਾਰਾ ਕੁਝ ਦਾਓ ਤੇ ਲਗਾ ਦਿਤਾ ਸੀ 
ਪਰ ਘਮਸਾਨ ਦੀ ਲੜਾਈ ਮਗਰੋਂ` ਉਹਨਾਂ ਨੂੰ ਹਾਰਨਾ ਪਿਆ । ਅਗਲੇ ਦਿਨ ਜਦ 
ਸਰ ਹਿਓਂ ਦੀਆਂ ਫੌਜਾਂ ਕਾਲਪੀ ਦੇ ਚੱਕਰਵਿਯੂ 'ਚੋ“ ਨਿਕਲ ਕੇ ਕਿਲ੍ਹੇ 'ਚ ਦਾਖ਼ਿਲ 
ਹੋਈਆਂ ਤਾਂ ਕਿਲ੍ਹਾ ਖ਼ਾਲੀ ਸੀ । ਸਰ ਹਿਓ ਨੇ ਇਸ ਕਿਲੂੰ ਤੇ ਬਿਨਾਂ ਕੋਈ ਲੜਾਈ 
ਕੀਤੇ ਹੀ ਕਬਜਾ ਕਰ ਲਿਆ । 


ਇਕ ਬਹਾਦਰੀ ਹੌਰ : 

ਕਾਲਪੀ ਤੋ ਭੱਜ ਕੇ ਰਾਓ ਸਾਹਿਬ ਤੇ ਰਾਣੀ ਝਾਂਸੀ ਗੋਪਾਲਪੁਰ ਪੁੱਜੇ ਜੋ 
ਗਵਾਲੀਅਰ ਤੋ 46 ਮੀਲ ਦੂਰ ਸੀ । ਤਾਂਤੀਆ ਵੀ ਛੇਤੀ ਹੀ ਉਹਨਾਂ ਨਾਲ ਜਾ 
ਮਿਲਿਆ । ਹੁਣ ਉਹਨਾਂ ਦੀ ਹਾਲਤ ਪਹਿਲਾਂ ਤੋ` ਜ਼ਿਆਦਾ ਖ਼ਰ'ਬ ਸੀ । ਉਹਨਾ 
ਦੀ ਆਖਿਰੀ ਪਨਾਹਗਾਹ ਵੀ ਖ਼ਤਮ ਹੋ ਚੁੱਕੀ ਸੀ ਤੇ ਇਨਕਲਾਬੀ ਅੰਦੋਲਨ ਦਮ 


1. ਉਹੀ, ਪੰਨਾ 130. 


ਤਾਂਤੀਆ ਜਰਨੈਲ ਦੀ ਹੈਸੀਅਤ ਨਾਲ 61 


ਤੋੜਦਾ ਹੋਇਆ ਜਾਪਦਾ ਸੀ । ਇਸ ਅੰਦੋਲਨ ਨੂੰ ਜਾਰੀ ਰਖਦੇ ਹੋਏ ਸਭ ਤੋਂ” 
ਜ਼ਰੂਰੀ ਕੈਮ ਕਿਸੇ ਐਸੇ ਮਜਬੂਤ ਠਿਕਾਣੇ ਦੀ ਤਲਾਸ਼ ਸੀ, ਜਿਥੋ' ਬਾਗ਼ੀਆਂ ਦੀਆਂ 
ਸਰਗਰਮੀਆਂ ਜਾਰੀ ਰਖੀਆਂ ਜਾ ਸਕਣ । 

ਬਾਗੀ ਆਗੂਆਂ ਨੇ ਇਕ ਜਲਸਾ ਕੀਤਾ, ਜਿਸ ਵਿਚ ਸਿਪਾਹੀਆਂ ਦੇ ਪ੍ਰਤੀਨਿਧੀ 
ਵੀ ਸਾਮਲ ਹੋਏ । ਸਿਪਾਹੀਆਂ ਦਾ ਕਹਿਣਾ ਸੀ ਕਿ ਉਹਨਾ ਦੀਆਂ ਕਾਰਵਾਈਆਂ 
ਲਈ ਅੱਵਧ ਵਧੀਆ ਥਾ ਸੀ ਪਰ ਝਾਂਸੀ ਦੀ ਰਾਣੀ ਦਾ ਖ਼ਿਆਲ ਸੀ ਕਿ ਕਰੇਰਾ, 
ਜੋ ਝਾਂਸੀ ਦੇ ਨੌੜੇ ਸੀ ਜਾਂ ਬੋਂਦੇਲਖੰਡ ਵਿਚ ਹੀ ਕੋਈ ਦੂਜੀ ਥਾ ਇਸ ਮਕਸਦ 
ਲਈ ਸਹੀ ਹੋਵੇਗੀ । ਤਾਂਤੀਆ ਇਸ ਸਲਾਹ ਦੇ ਹੱਕ ਵਿਚ ਨਹੀ ਸੀ । ਉਸ ਦਾ 
ਕਹਿਣਾ ਸੀ ਕਿ ਬੰਦੇਲੇ ਉਹਨਾਂ ਤੇ ਮਿਹਰਬਾਨ ਨਹੀ" ਹਨ ਇਸ ਲਈ ਉਸ ਇਲਾਕੇ 
ਵਿਚ ਰਸਦ ਪੁਚਾਉਣਾ ਮੁਸ਼ਕਲ ਹੋਵੇਗਾ । ਚਾਓ ਸਾਹਿਬ ਦੱਕਣ ਨੂੰ ਮਹੱਤਵ ਦੇ 
ਰਿਹਾ ਸੀ । ਬਹੁਤ ਦੇਰ ਨਹੀ ਸੀ ਹੋਈ, ਜਦ ਦੱਕਣ ਵਿਚ ਪੇਸ਼ਵਾ ਹਕੂਮਤ ਸੀ । 
ਤੇ ਉਥੋ' ਦੇ ਲੋਕੀ ਹਾਲੇ ਵੀ ਉਸ ਜ਼ਮਾਨੇ ਨੂੰ ਯਾਦ ਕਰਦੇ ਸਨ । ਪਰ ਇਸ ਵੇਲੋਂ 
ਉਹਨਾਂ ਨੂੰ ਰਸਦ ਅਤੇ ਰੁਪਏ ਪੈਸੇ ਦੀ ਛੌਤੀ ਹੀ ਜ਼ਰੂਰਤ ਸੀ । ਸਿੰਧੀਆ ਉਹਨਾਂ 
ਦੀ ਆਖਿਰੀ ਉਮੀਦ ਸੀ ਜੋ ਉਸ ਨੂੰ ਪੇਸ਼ਵਾ ਦਾ ਵਾਸਤਾ ਦਿਤਾ ਜਾਵੇ ਤੇ ਉਹ 
ਉਹਨਾਂ ਨਾਲ ਜਾਵੇ ਤਾਂ ਉਸ ਤੋ` ਉਹਨਾਂ ਨੂੰ ਬਹੁਤ ਸਹਾਇਤਾ ਮਿਲ ਸਕਦੀ ਹੈ । 
ਇਉ” ਦੂਜੇ ਸਰਦਾਰ ਵੀ ਦੇਖਾ ਦੇਖੀ ਉਹਨਾ ਨਾਲ ਮਿਲ ਜਾਣਗੇ । ਇਸ ਮਸ਼ਵਰੇ ਨੂੰ 
ਸਾਰਿਆਂ ਨੇ ਹੀ ਪਸੈਦ ਕੀਤਾ । 

ਅੰਗਰੇਜੀ ਫੌਜ ਹਾਲੇ ਕਾਲਪੀ ਦੀ ਜਿੱਤ ਦੀ ਖ਼ੁਸ਼ੀ ਮਨਾ ਰਹੀ ਸੀ ਅਤੇ 
ਸਰ ਹਿਓ ਰੋਜ ਵਲੋ ਭੇਜੀ ਗਈ ਵਧਾਈ ਕਬੂਲ ਕੀਤੀ ਜਾ ਰਹੀ ਸੀ ਕਿ 
ਗਵਾਲੀਅਰ 'ਤੇ ਬਾਗ਼ੀਆਂ ਦੇ ਕਬਜ਼ੇ ਦੀ) ਇਤਲਾਹ ਮਿਲੀ । ਤਾਂਤੀਆ ਵਲੋਂ` ਇਹ 
ਇਕ ਐਸਾ ਕਾਰਨਾਮਾ ਸੀ, ਜਿਸ ਨੇ ਅੰਗਰੇਜੀ-ਸਰਕਾਰ ਨੂੰ ਹੈਰਾਨ ਕਰ ਦਿਤਾ 1 
ਸਰ ਰਾਬਰਟ ਹੈਮਿਲਟਨ ਨੂੰ ਤਾਂ ਇਸ ਦਾ ਯਕੀਨ ਹੀ ਨਾ ਆਇਆ । ਹੱਮਸ ਨੇ 
ਇਸ ਘਟਨਾ ਤੇ ਟਿੱਪਣੀ ਕਰਦਿਆਂ ਕਿਹਾ '' 'ਅਰਕੋਟ' ਤੇ ਕਬਜ਼ੇ ਵਾਂਗ ਹੀ ਇਹ 
ਵੀ ਇਕ ਕੀਮਤੀ ਅਤੇ ਬਹਾਦਰੀ ਦਾ ਕਾਰਨਾਮਾ ਸੀ ।` 

ਇਹ ਮਨਸੂਬਾ ਤਿੰਨਾਂ ਮਰਾਠੇ ਸਰਦਾਰਾ ਵਿਚੇ" ਕਿਸ ਦੇ ਦਿਮਾਗ਼ ਦੀ ਖੋਜ 
ਸੀ 2 ਮਿਲੋਸਨ ਨੇ ਇਸ ਦਾ ਸਿਹਰਾ ਰਾਣੀ ਝਾਂਸੀ ਦੇ ਸਿਰ ਤੇ ਬੈਨ੍ਹਿਆ । ਮਜੂਮਦਾਰ 
ਨੇ ਵੀ ਇਹੀ ਕਿਹਾ ਹੈ ਕਿ ਉਸ ਦੇ ਖ਼ਿਆਲ ਵਿਚ ਰਾਓ ਸਾਹਿਬ ਤੌ ਇਸ ਤਰ੍ਹਾਂ 
ਦੀ ਉਮੀਦ ਨਹੀ ਕੀਤੀ ਜਾ ਸਕਦੀ ਕਿਉਕਿ ਉਸ ਨੇ ਕਿਸੇ ਪੱਖੋ ਵੀ ਬਹਾਦਰੀ 
ਨਹੀ" ਦਿਖਾਈ ਸੀ । ਤਾਂਤੀਆ ਦੇ ਦਿਮਾਗ਼ ਦੀ ਪੈਦਾਵਾਰ ਇਹ ਇਸ ਲਈ ਨਹੀ” 
ਹੋ ਸਕਦੀ ਕਿਉਕਿ ਉਸ ਨੇ ਇਸ ਕਾਰਨਾਮੇ ਦਾ ਹੀਰੋ ਹੋਣ ਦਾ ਦਾਅਵਾ ਨਹੀ` 
ਕੀਤਾ । ਹਾਲਾਂਕਿ ਉਹ ਆਪਣੇ ਅਦਾਲਤੀ ਬਿਆਨ ਵਿਚ ਇਹ ਦਾਅਵਾ ਕਰ 
ਸਕਦਾ ਸੀ । ੫ਰ ਹੱਮਜ ਦੇ ਖਿਆਲ ਵਿਚ ਇਹ ਤਾਂਤੀਆ ਦਾ ਹੀ ਕਾਰਨਾਮਾ ਸੀ 
ਕਿਉਕਿ ਉਹ ਬੁਧੀਮਾਨੀ ਅਤੇ ਬਹਾਦਰੀ ਵਿਚ ਰਾਣੀ ਤੋਂ ਘੱਟ ਨਹੀ” ਸੀ । ਮੈਕਫਰਸਨ 
ਦੀ ਰਿਪੋਰਟ ਮੁਤਾਬਿਕ, ਜਿਸ ਨੂੰ ਸਰ ਰਾਬਰਟ ਨੇ ਵੀ ਮੰਨਿਆ ਹੈ ''ਤਾਂਤੀਆ ਨੇ 


62 ਤਾਂਤੀਆ ਤੋਪੇ 


ਗਵਾਲੀਅਰ ਪੁੱਜਦੇ ਹੀ ਇਹ ਅੰਦਾਜ਼ਾ ਲਗਾ ਲਿਆ ਸੀ ਕਿ ਕਾਲਪੀ ਦਾ ਕਿਲ੍ਹਾ 
ਹੱਥੋ' ਨਿਕਲ ਜਾਏਗਾ ਤੇ ਸਿੰਧੀਆ ਦੀ ਫ਼ੌਜ ਦੇ ਅਫ਼ਸਰਾਂ ਨੂੰ ਆਪਣੇ ਨਾਲ 
ਮਿਲਾਉਣ ਲਈ ਗੱਲਬਾਤ ਵੀ ਤਾਂਤੀਆ ਨੇ ਹੀ ਕੀਤੀ ਸੀ । ਤਾਂਤੀਆ ਨੇ 
ਰਾਓ ਸਾਹਿਬ ਨੂੰ ਯਕੀਨ ਦਿਲਵਾ ਦਿਤਾ ਸੀ ਕਿ ਗਵਾਲੀਅਰ ਤੇ ਆਸਾਨੀ ਨਾਲ 
ਕਬਜ਼ਾ ਹੋ ਜਾਵੇਗਾ 1” 


ਤਾਂਤੀਆ ਦਾ ਗਵਾਲੀਅਰ ਤੇ ਕਬਜ਼ਾ : 


ਇਹ ਮਨਸੂਬਾ ਕਿਸੀ ਨੇ ਵੀ ਬਣਾਇਆ ਹੋਵੇ ਪਰ ਇਹ ਸੱਚ ਹੈ ਕਿ ਗਵਾਲੀਅਰ 
ਤੇ ਤਾਂਤੀਆ ਦਾ ਕਬਜ਼ਾ ਬਿਨਾਂ ਕਿਸੀ ਲੜਾਈ ਝਗੜੇ ਦੇ ਹੋਇਆ । 31 ਮਈ ਨੂੰ 
ਬਾਗ਼ੀ ਫ਼ੌਜ ਗਵਾਲੀਅਰ ਤੋ ਅੱਠ ਮੀਲ ਦੀ ਦੂਰੀ ਤੇ ਪੁੱਜ ਗਈ । ਸਰਹੱਦ ਤੇ 
ਕਿਸੇ ਨੇ ਵੀ ਉਹਨਾਂ ਨੂੰ ਨਾ ਰੋਕਿਆ । ਸਿੰਧੀਆ ਬਾਗ਼ੀ ਫ਼ੌਜ ਨਾਲ ਜੈਗ ਕਰਨ 
ਨਿਕਲਿਆ ਪਰ ਉਸ ਦੇ ਆਪਣੇਂ ਦਸਤੇ ਦੇ ਇਲਾਵਾ ਬਾਕੀ ਫ਼ੌਜ ਨੇ ਜੈਗ ਕਰਨ 
ਤੋਂ ਇਨਕਾਰ ਕਰ ਦਿਤਾ । ਬਾਗ਼ੀਆਂ ਨੇ “ਡੀਨ' ਦਾ ਨਾਹਰਾ ਲਗਾਇਆ ਤਾਂ 
ਸਿੰਧੀਆ ਦੀ ਫ਼ੌਜ ਨੇ ਵੀ ਆਪਣੀ ਆਵਾਜ਼ ਉਹਨਾਂ ਦੀ ਆਵਾਜ਼ ਨਾਲ ਮਿਲਾਈ 
ਅਤੇ ਉਹਨਾਂ ਨਾਲ ਮਿਲ ਗਈ । ਸਿੰਧੀਆ ਇਹ ਦੇਖ ਕੇ ਏਨਾ ਬੌਖ਼ਲਾ ਗਿਆ ਕਿ 
ਉਸ ਨੇ ਸੀਰਾਹਾਲੀਓਂ ਦਾ ਵੀ ਇੰਤਜ਼ਾਮ ਨਾ ਕੀਤਾ । (ਜਿਸ ਵਿਚ ਬਾਂਦੀਆਂ ਅਤੇ 
ਔਰਤਾਂ ਰਹਿੰਦੀਆਂ ਹਨ) ਅਤੇ ਆਪਣੇ ਮੁਹਾਫ਼ਿਜ਼ ਦਸਤੇ ਨਾਲ ਭੱਜ ਗਿਆ ਤੇ 
'ਆਗਰਾ ਜਾ ਕੇ ਦਮ ਲਿਆ ।' 

1 ਜੂਨ ਨੂੰ ਤਿੰਨੋਂ ਹੀ ਸਰਦਾਰ ਕਾਮਯਾਬੀ ਦਾ ਸਿਹਰਾ ਬੈਨ੍ਹ ਕੇ ਬੜੀ ਸ਼ਾਨ 
ਨਾਲ ਸ਼ਹਿਰ ਵਿਚ ਦਾਖ਼ਿਲ ਹੋਏ । ਨਾਨਾ ਦੇ ਪੇਸ਼ਵਾ ਹੋਣ ਦਾ ਐਲਾਨ ਕੀਤਾ 
ਗਿਆ । ਰਾਓ ਸਾਹਿਬ, ਜੋ ਇਸ ਵੇਲੇ ਬਹੁਤ ਹੀ ਕੀਮਤੀ ਲਿਬਾਸ ਵਿਚ ਸੀ, 
ਨਾਨਾ ਦੇ ਪ੍ਰਤੀਨਿਧੀ ਸ਼ਾਸਕ ਬਣ ਗਏ । 

ਬਾਗ਼ੀਆਂ ਨੇ ਪ੍ਰਸ਼ਾਸਨਿਕ-ਪ੍ਰਬਧ ਵਿਚ ਕੋਈ ਵੀ ਦਖ਼ਲ ਨਾ ਦਿਤਾ ਅਤੇ 
ਸਰਕਾਰੀ ਲੋਕਾਂ ਤੇ ਵੀ ਕੋਈ ਕਿੰਤੂ ਨਾ ਕੀਤਾ । ਤੇ ਨਾਂ ਹੀ ਉਹਨਾਂ ਨੇ ਸ਼ਹਿਰ ਨੂੰ 
ਲੁਟਿਆ ਤੇ ਨਾਂ ਹੀ ਕਿਸੀ ਦਾ ਖ਼ੂਨ ਬਹਾਇਆ । ਏਨਾ ਜ਼ਰੂਰ ਕੀਤਾ ਕਿ ਫ਼ੌਜ ਦੇ 
ਖ਼ਰਚ ਲਈ ਰਾਜ ਦੇ ਖ਼ਜ਼ਾਨੋ ਤੇ ਕਬਜ਼ਾ ਕਰ ਲਿਆ । 

“ਗਵਾਲੀਅਰ ਤੇ ਬਾਗ਼ੀਆਂ ਦੇ ਕਬਜ਼ੇ ਨੇ ਸਾਰੇ ਹਿੰਦੁਸਤਾਨ `ਚ ਉਸੇ ਤਰ੍ਹਾਂ ਹੀ 
ਸਨਸਨੀ ਫੈਲਾ ਦਿਤੀ ਜਿਵੇੱ' ਗ਼ਦਰ ਦੇ ਸ਼ੁਰੂ ਵਿਚ ਫੈਲੀ ਸੀ'' ।$ ਗਵਾਲੀਅਰ ਤੇ 
ਬਾਗ਼ੀਆਂ ਦਾ ਕਬਜ਼ਾ ਹੋਣ ਕਰਕੇ ਦੱਖਣੀ ਭਾਰਤ ਤੇ ਬੇਬਈ ਤੋ ਅੰਗਰੇਜ਼ੀ ਹਕੂਮਤ 
ਦਾ ਸਿਲਸਿਲਾ ਖ਼ਤਮ ਹੋਂ ਚੁਕਿਆ ਸੀ ਫਿਰ ਗਵਾਲੀਅਰ ਤੇ ਬਾਗ਼ੀਆਂ ਦਾ ਕਬਜ਼ਾ 


ਤਾਂਤੀਅਆ ਜਰਨੈਲ ਦੀ ਹੈਸੀਅਤ ਨਾਲ 63 


ਇਕ ਐਸੇ ਮੌਕੇ ਹੋਇਆ ਸੀ, ਜੌ ਫ਼ੌਜੀ ਕਾਰਵਾਈ ਲਈਂ ਠੀਕ ਨਹੀ” ਸੀ, ਯਾਨੀ 
ਬਰਸਾਤ ਦੇ ਆਉਣ ਤੋਂ” ਕੁਝ ਹੀ ਦੇਰ ਪਹਿਲਾਂ ਗਰਮੀ ਆਪਣੇ ਪੂਰੇ ਜੋਬਨ ਤੇ ਸੀ । 
ਜੇ ਗਵਾਲੀਅਰ ਨੂੰ ਬਾਗ਼ੀਆਂ ਤੌ ਖੋਹਿਆ ਨਾ ਗਿਆ ਤਾਂ ਤਾਂਤੀਆ ਦਾ ਉਹਨਾਂ 
ਮਰਾਠਿਆਂ ਦੇ ਇਲਾਕਿਆਂ ਤੱਕ ਪੁੱਜ ਜਾਣ ਦਾ ਖ਼ਤਰਾ ਸੀ, ਜੋ ਫ਼ੌਜ ਤੋਂ ਤਕਰੀਬਨ 
ਖ਼ਾਲੀ ਸਨ । ਸਰ ਹਿਓਂ ਨੂੰ ਸਭ ਤੋ ਜ਼ਿਆਦਾ ਖ਼ਤਰਾ ਇਸ ਗੱਲ ਦਾਸੀ ਕਿ 
ਗਵਾਲੀਅਰ ਤੇ ਕਬਜੇ ਕਾਰਨ ਆਪਣੀ ਰਾਜਨੀਤਕ ਅਤੇ ਫ਼ੌਜੀ ਤਾਕਤ ਦੇ ਬਲ ਤੇ 
ਤਾਂਤੀਆ ਗਵਾਲੀਅਰ ਦਾ ਇੰਤਜ਼ਾਮ ਦੂਜੇ ਸਰਦਾਰਾਂ ਨੂੰ ਸੰਪ ਕੇ ਆਸਪਾਸ ਦੇ 
ਦੱਖਣੀ ਇਲਾਕਿਆਂ ਵਿਚ ਪੇਸ਼ਵਾ ਦਾ ਝੋਡਾ ਲਹਿਰਾਉਣ ਦੇ ਲਈਂ ਨਾ ਨਿਕਲ ਪਏ 
ਤੇ ਇੰਦੌਰ ਦਾ ਵੀ ਉਹੀ ਹਾਲ ਨਾਂ ਹੋਏ ਜੋ ਗਵਾਲੀਅਰ ਦਾ ਹੋਇਆ ਸੀ । 

ਇਸ ਲਈ ਜ਼ਿਆਦਾ ਦੇਰ ਕੀਤੇ ਬਿਨਾਂ ਸਰ ਹਿਓ ਨੇ ਗਵਾਲੀਅਰ ਤੇ ਕਬਜ਼ਾ 
ਕਰਨ ਦਾ ਐਸਾ ਪ੍ਰੋਗਰਾਮ ਬਣਾਇਆ, ਜਿਸ ਵਿਚ ਇਸ ਗੱਲ ਦਾ ਪ੍ਰਬੈਧ ਵੀ ਕਰ 
ਦਿਤਾ ਗਿਆ ਸੀ ਕਿ ਜੇ ਤਾਂਤੀਆ ਵਲੋਂ“ ਕੋਈ ਫ਼ੌਜ ਆਏ ਤਾਂ ਉਸ ਨਾਲ ਕਿੰਜ 
ਨਿਪਟਿਆ ਜਾਵੇ ? 6 ਜੂਨ ਨੂੰ ਕਾਲਪੀ ਤੋ ਰਵਾਨਾ ਹੋ ਕੇਂ ਸਰ ਹਿਓ 16 ਜੂਨ ਨੂੰ 
ਮੌਰਾਰ ਛਾਉਣੀ ਪੁੱਜਾ, ਜਿਸ ਤੇ ਬਾਗ਼ੀਆਂ ਦਾ ਕਬਜ਼ਾ ਸੀ । ਮੌਰਾਰ ਤੋਂ ਬਾਗ਼ੀਆਂ 
ਦਾ ਸਫ਼ਾਇਆ ਕਰਨ ਮਗਰੋਂ ਉਸ ਨੇ ਆਗਰਾ-ਗਵਾਲੀਅਰ ਸੜਕ ਨੂੰ ਵੀ ਸਾਫ਼ 
ਕੀਤਾ । ਸੜਕ ਸਾਫ਼ ਹੁੰਦਿਆਂ ਹੀ ਸਮਿੱਥ ਦੀ ਨਿਗਰਾਨੀ ਵਿਚ ਇਕ ਪਲਟਨ 
ਗਵਾਲੀਅਰ ਤੋਂ 4 ਮੀਲ ਦੀ ਦੂਰੀ ਤੇ ਕੋਟੇ ਦੀ ਸਰਾਏ ਪੁੱਜ ਗਿਆ । 


ਕੋਟੇ ਦੀ ਸਰਾਏ ਦੀ ਲੜਾਈ : 

ਬਾਗ਼ੀਆਂ ਨੂੰ 18 ਦਿਨਾਂ ਦੀ ਜੋ ਮੁਹਲਤ ਮਿਲੀ ਸੀ, ਉਸ ਵਿਚ ਉਹਨਾਂ ਨੇ 
ਨਾ ਤਾਂ ਆਪਣੇ ਮੋਰਚਿਆਂ ਨੂੰ ਮਜਬੂਤ ਬਣਾਉਣ ਲਈ ਕੁਝ ਕੀਤਾ ਤੇ ਨਾ ਹੀ 
ਆਪਣੇ ਵਲੋ ਕਿਸੀ ਹਮਲੇ ਦਾ ਮੁਕਾਬਲਾ ਕਰਨ ਦੀ ਤਿਆਰੀ ਕੀਤੀ । ਝਾਂਸੀ ਦੀ 
ਰਾਣੀ ਨੂੰ ਇਸ ਗੱਲ ਦਾ ਬੜਾ ਅਫ਼ਸੋਸ ਸੀ ਕਿ ਸਮੇ” ਨੂੰ ਇਸ ਤਰ੍ਹਾਂ ਬਰਬਾਦ ਕੀਤਾ 
ਜਾ ਚਿਹਾ ਹੈ । ਤਾਜ ਦੀ ਰਸਮ ਆਦਿ ਦੇ ਮੌਕੇ ਤੇ ਜੋਂ ਸਮਾਂ ਅਤੇ ਪੈਸਾ ਬਰਬਾਦ 
ਕੀਤਾ ਜਾ ਰਿਹਾ ਸੀ, ਉਹ ਉਸ ਦੇ ਵੀ ਖ਼ਿਲਾਫ਼ ਸੀ । ਜਦ ਦੁਸ਼ਮਨ ਦਰਵਾਜ਼ੇ ਤੇ 
ਪੁੱਜ ਗਿਆ, ਤਾਂ ਤਾਂਤੀਆ ਨੇ ਝਾਂਸੀ ਦੀ ਰਾਣੀ ਨੂੰ ਫ਼ੌਜ ਦੀ ਲੀਡਰੀ ਸੈਭਾਲਣ 
ਅਤੇ ਲੜਾਈ ਦੀਆਂ ਤਿਆਰੀਆਂ ਕਰਨ ਲਈ ਕਿਹਾ । ਬਾਗ਼ੀ ਫ਼ੌਜ ਨੇ ਕੋਟੇ ਦੀ 
ਸਰਾਂ ਦੀਆਂ ਪਹਾੜੀਆਂ ਦੇ ਪਿਛਲੋ ਪਾਸੇ ਮੋਰਚਾ ਸੈਭਾਲ ਲਿਆ । ਇਹ ਜਗ੍ਹਾ 
ਅੰਗਰੇਜ਼ੀ ਫ਼ੌਜ ਨੂੰ ਰੋਕਣ ਲਈ ਬੜੀ ਵਧੀਆ ਸੀ, ਕਿਉ'ਕਿ ਗਵਾਲੀਅਰ ਜਾਣ ਵਾਲੀ 
ਸੜਕ ਹੁਣ ਉਹਨਾਂ ਦੀ ਪਕੜ ਵਿਚ ਸੀ । 

ਸਮਿੱਥ, ਜੋ ਅੰਗਰੇਜ਼ੀ ਫ਼ੌਜ ਦਾ ਇੰਚਾਰਜ ਸੀ, ਨੇ ਰਾਣੀ ਦੀ ਫ਼ੌਜ ਤੇ ਜਬਰਦਸਤ 
ਹਮਲਾ ਕਰ ਦਿਤਾ । ਬਾਗ਼ੀਆਂ ਨੇ ਇਸ ਹਮਲੇ ਦਾ ਡੱਟ ਕੇ ਮੁਕਾਬਲਾ ਕੀਤਾ । 
'ਮਰਦਾਨਾ ਲਿਬਾਸ ਪਾਏ ਘੋੜੇ ਤੇ ਸਵਾਰ ਰਾਣੀ ਝਾਂਸੀ ਸਾਰਾ ਦਿਨ ਫ਼ੌਜਾਂ ਦੀਆਂ 
ਕਤਾਰਾਂ ਵਿਚ ਘੁੰਮ ਕੇ ਫ਼ੌਜ ਦਾ ਹੌਂਸਲਾ ਵਧਾਉ'ਦੀ ਰਹੀ ।'' ਦੂਜੋ ਦਿਨ 'ਰੋਨਸ', 


64 ਤਾਂਤੀਆ ਤੋਪ 


'ਰਿਕਜ' ਤੇ 'ਹੈਨਿਜ਼' ਆਪਣੇ ਦਸਤਿਆਂ ਨਾਲ ਸਮਿੱਥ ਦੀ ਸਹਾਇਤਾ ਲਈ 
ਪੁੱਜ ਗਏ । 


ਰਾਣੀ ਦੀ ਸ਼ਾਨਦਾਰ ਮੌਤ : 


ਬਾਗ਼ੀਆਂ ਵਲੋ` ਸਖਤ ਗੋਲਾਬਾਰੀ ਦੇ ਬਾਵਜੂਦ ਅੰਗਰੇਜੀ ਫੌਜ ਹੌਲੀ-ਹੌਲੀ 
ਅਗਾਂਹ ਵਧਦੀ ਰਹੀ ਤੇ ਪਹਾੜੀ ਦਰਾਂ ਨੂੰ ਪਾਰ ਕਰ ਲਿਆ । ਪਹਾੜੀ ਦੀ ਚੋਟੀ ਤੇ 
ਪੁੱਜ ਕੇ ਸਮਿੱਥ ਦਾ ਸਵਾਰ ਦਸਤਾ ਬਾਗ਼ੀਆਂ ਤੇ ਟੁੱਟ ਗਿਆ । ਰਾਣੀ ਨੋ ਇਸ ਹਮਲੇ 
ਦਾ ਬੜੀ ਬਹਾਦਰੀ ਨਾਲ ਮੁਕਾਬਲਾ ਕੀਤਾ ਪਰ ਇਹ ਹਮਲਾ ਏਨਾ ਜ਼ਬਰਦਸਤ ਸੀ 
ਕਿ ਰਾਣੀ ਦੀ ਫ਼ੌਜ ਇਸ ਦਾ ਜਵਾਬ ਨਾ ਦੇ ਸਕੀ । ਜਦ ਰਾਣੀ ਦੇ ਬਹੁਤ ਸਾਰੇ 
ਸਿਪਾਹੀ ਮੌਤ ਦੇ ਘਾਟ ਉਤਰ ਗਏ ਤਾਂ ਉਸ ਨੂੰ ਹਾਰਨਾ ਪਿਆ । ਦੌੜਦਾ ਰੋਇਆ 
ਰਾਣੀ ਦਾ ਘੋੜਾ ਰਾਹ ਵਿਚ ਇਕ ਨਹਿਰ ਦੇ ਕੋਲ ਜਾ ਕੇ ਅੜ ਗਿਆ, ਉਸ ਵੋਲੋਂ 
ਇਕ ਗੋਲੀ ਆ ਕੇ ਰਾਣੀ ਢੇ ਲਗੀ । ਦੂਜੇ ਹੀ ਪਲ ਇਕ ਤਲਵਾਰ ਉਸ ਦੇ ਸਿਰ 
ਤੇ ਲਗੀ । ਰਾਣੀ ਦਾ ਇਕ ਵਫਾਦਾਰ ਰਾਮ ਚਦਰਰਾਓ, ਉਸ ਨੂੰ ਸਖਤ ਜ਼ਖਮੀ 
ਹਾਲਤ ਵਿਚ ਲਾਗੇ ਹੀ ਬਣੀ ਇਕ ਝੌ'ਪੜੀ ਵਿਚ ਲੈ ਗਿਆ । ਜਿਥੇ ਰਾਣੀ ਨੇ ਦਮ 
ਤੋੜ ਦਿਤਾ । ਰਾਮਚੋਦਰ ਨੇ ਰਾਣੀ ਦੀ ਲਾਸ਼ ਨੂੰ ਅੰਗਰੇਜਾ ਹੱਥ` ਬੋਇਜ਼ਤ ਹੋਣ ਤੋ" 
ਬਚਾਉਣ ਲਈ ਫ਼ੌਰਨ ਅਗਨੀ ਦੀ ਭੇਟ ਕਰ ਦਿਤਾ । ਇਉਂ ਰਾਣੀ ਝਾਂਸੀ ਨੇ ਇਕ 
ਅਨੋਖੀ ਸ਼ਾਨ ਨਾਲ ਆਪਣੀ ਜਾਨ ਦੀ ਕੁਰਬਾਨੀ ਦਿਤੀ । ਉਸ ਦੇ ਦੁਸ਼ਮਨ 
ਸਰ ਹਿਓ ਨੇ ਰਾਣੀ ਝਾਂਸੀ ਨੂੰ “ਬਾਗ਼ੀਆਂ ਦੀ ਸਭ ਤੋਂ ਬਹਾਦਰ ਅਤੇ ਕਾਬਿਲ 
ਫ਼ੌਜੀ ਆਗੂ ' ਕਹਿ ਕੇ ਉਸ ਨੂੰ ਸ਼ਰਧਾਜਲੀ ਪੱਸ਼ ਕੀਤੀ । 

ਰਾਣੀ ਦੀ ਮੌਤ ਨਾਲ ਫੁੱਲਬਾਗ ਤੋ` ਲਸ਼ਕਰ ਤੱਕ ਮੌਰਚਿਆਂ ਤੇ ਫੈਲੀ ਹੋਈ 
ਤਾਂਤੀਆ ਦੀ ਫ਼ੌਜ ਦਾ ਦਿਲ ਟੁੱਟ ਗਿਆ । ਦੂਜ ਦਿਨ ਤਾਂਤੀਆ ਦੀ ਫ਼ੌਜ ਨਾਲ 
ਮਿਲ ਕੇ ਅੰਗਰੇਜ਼ ਫੌਜ ਤੇ ਹਮਲਾ ਕਰਨ ਨਿਕਲੀ ਪਰ ਥੋੜ੍ਹੀ ਜਿਹੀ ਝੜਪ ਮਗਰੋ” 
ਹਾਰ ਗਈ । 19 ਜੂਨ ਨੂੰ ਗਵਾਲੀਅਰ ਅੰਗਰੇਜ਼ਾਂ ਦੇ ਹੱਥਾਂ ਵਿਚ ਆ ਗਿਆ । 
ਅਗਲੇ ਦਿਨ ਕਿਲਾ ਵੀ ਜਿੱਤ ਲਿਆ ਗਿਆ ਤੇ ਮਹਾਰਾਜਾ ਜੋਆਜੀ ਸਿੰਘ ਨੂੰ ਦੁਬਾਰਾ 
ਗੱਦੀ `ਤੇ ਬਿਠਾ ਦਿਤਾ ਗਿਆ । 

ਗਵਾਲੀਅਰ ਦੀ ਜਿੱਤ ਦੀ ਖੁਸ਼ੀ ਵਿਚ ਹਿੰਦੁਸਤਾਨ ਦੇ ਵੱਡੌ-ਵੱਡੇ ਸਹਿਰਾਂ ਵਿਚ 
ਤੋਪਾਂ ਦੀ ਸਲਾਮੀ ਦਿਤੀ ਗਈ । ਰਾਬਰਟ ਨੈਪੀਅਰ ਨੇ ਭੱਜਣ ਵਾਲੇ ਬਾਗ਼ੀ ਸਰਦਾਰਾਂ 
ਦਾ ਪਿੱਛਾ ਕੀਤਾ ਅਤੇ 22 ਜੂਨ ਨੂੰ ਜੋਰਾ ਅਲੀਪੁਰ ਵਿਚ ਫੜ ਲਿਆ । ਤਾਂਤੀਆਂ ਅਤੇ 
ਰਾਓਂ ਸਾਹਿਬ ਕਿਸੇ ਤਰ੍ਹਾਂ ਬੱਚ ਨਿਕਲੇ ਅਤੇ ਚੈਬਲ ਪਾਰ ਕਰਕੇ ਰਾਜਪੁਤਾਨਾ ਚਲੇ ਗਏ । 

` ਬਾਗ਼ੀਆਂ ਦੇ ਸਾਰੇ ਮੋਰਚੇ ਟੁੱਟ ਚੁੱਕੇ ਸਨ । ਮਹਾਰਾਣੀ ਝਾਂਸੀ ਦੀ ਮੌਤ ਚੌ 

ਚੁੱਕੀ ਸੀ ਤੇ ਸਰਦਾਰ ਬਿਖਰ ਚੁੱਕੇ ਸਨ । ਇਸ ਵਜ੍ਹਾ ਨਾਲ ਮੱਧ-ਭਾਰਤ 'ਚ ਬਗ਼ਾਵਤ 
ਦੀ ਕਮਰ ਟੁੱਟ ਗਈ ਸੀ । ਸਰ ਹਿਉ ਰੋਜ਼ ਨੇ ਸੋਚਿਆ ਕਿ ਹੁਣ ਉਸ ਦਾ ਕੋਮ ਖਤਮ 
ਹੋ ਚੁਕਿਆ ਹੈ । ਇਸ ਲਈ ਸਿਹਤ ਦੀ ਖਰਾਬੀ ਕਾਰਨ ਆਪਣੀਆਂ ਜ਼ਿੰਮੇਦਾਰੀਆਂ 
ਸਰਰਾਬਰਟ ਨੈਪੀਅਰ ਨੂੰ ਸੰਪ ਕੇ ਉਹ ਔਹਦੇ ਤੋਂ ਵੱਖ ਹੋਂ ਗਿਆਂ । 


6. ਲੰਮੀ ਦੌੜ 


ਸਰ ਹਿਓਂ ਰੌਜ਼ ਨੇ ਕਦੇ ਸੁਫ਼ਨੇ ਵਿਚ ਵੀ ਇਹ ਨਾ ਸੋਚਿਆ ਹੋਵੇਗਾ ਕਿ ਇਹ ਮਰਾਠਾ 
ਜਰਨੈਲ ਏਨਾ ਸਖਤ ਆਦਮੀ ਨਿਕਲੋਗਾ ਤੇ ਵਾਰ-ਵਾਰ ਦੀਆਂ ਹਾਰਾਂ ਵੀ ਉਸ ਦੇ 
ਜੋਸ ਤੇ ਹੌਸਲੇ ਨੂੰ ਘਟਣ ਨਾ ਦੇਣਗੀਆਂ । ਉਸ ਦੀਆਂ ਸਾਰੀਆਂ ਤੋਪਾਂ ਖੋਹੀਆ ਜਾ 
ਚੁਕੀਆਂ ਸਨ । ਫੌਜ ਬਿਖਰ ਚੱਕੀ ਸੀ । ਕੋਈ ਟਿਕਾਣਾ ਨਹੀ ਬਚਿਆ ਸੀ ਤੇ ਉਤ: 
ਚੌਹਾ ਪਾਸਿਓਂ” ਅੰਗਰੇਜੀ ਫੌਜਾਂ ਨਾਲ ਘਿਰ ਚੁਕਿਆ ਸੀ । ਇਸ ਦੇ ਬਾਵਜੂਦ ਵੀ 
ਇਸ ਸਿਰ ਫਿਰੋਂ ਜਰਨੈਲ ਨੇ ਹਾਰ ਨਹੀ” ਮੰਨੀ ਅਤੇ ਕੁਝ ਦਿਨਾਂ ਮਗਰੋ ਹੀ ਮੱਧ- 
ਭਾਰਤ ਦਾ ਹਰ ਸ਼ਹਿਰ, ਹਰ ਪਿੰਡ, ਹਰ ਜੋਗਲ, ਹਰ ਬਾਗ਼, ਹਰ ਨਦੀ ਤੇ ਹਰ 
ਪਹਾੜ ਤਾਂਤੀਆ ਤੋਂਪੇ ਦੇ ਜੋਗੀ ਨਾਰਿਆ ਨਾਲ ਗੁੰਜਣ ਲਗ ਪਿਆ । 22 ਜੂਨ ਨੂੰ 
ਜੋਰਾ ਅਲੀਪੁਰ ਵਿਚ ਆਪਣੀ ਹਾਰ ਦੇ ਮਗਰੋਂ 7 ਅਪ੍ਰੰਲ ਨੂੰ ਆਪਣੀ ਗ੍ਰਿਫ਼ਤਾਰੀ 
ਵੋਲੋ ਤੱਕ ਤਾਤੀਆ ਆਪਣੇ ਪਿੱਛੇ ਆਉਣ ਵਾਲੀ ਅੰਗਰੇਜ਼ੀ ਫੌਜ ਨਾਲ ਇਕ ਲੰਮੀ 
ਜੋਗ ਕਰਦਾ ਰਿਹਾ । ਅੰਗਰੇਜ਼ਾਂ ਤੋਂ ਆਪਣੀਂ ਇਸ ਜੈਗ ਦੀ ਵਜ੍ਹਾ ਨਾਲ ਤਾਤੀਆ ਨੂੰ 
ਦੁਨੀਆ ਦਾ ਇਕ ਮਹਾਨ ਗੁਰੀਲਾ ਲੀਡਰ ਹੌਣ ਦੀ ਮਹਾਨਤਾ ਹਾਸਲ ਹੋਈ । 

ਸਰ ਹਿਓ ਰੋਜ਼ ਦੇ ਟੁਰ ਜਾਣ ਮਗਰੋ ਮੱਧ-ਭਾਰਤ ਫੀਲਡ ਫੋਰਸ ਨੂੰ ਕਈ 
ਦਸਤਿਆਂ ਵਿਚ ਵੰਡ ਦਿਤਾ ਗਿਆ । ਉਹਨਾਂ ਵਿਚੋ" ਇਕ ਗਵਾਲੀਅਰ ਡਿਵੀਜ਼ਨ ਸੀ, 
ਜਿਸ ਵਿਚ ਕਾਲਪੀ ਤੇ ਝਾਂਸੀ ਦਸਤਿਆ ਤੇ ਇਲਾਵਾ ਸਿਪਰੀ ਅਤੇ ਗੁਨਾ ਦੇ ਦਸਤੇ 
ਵੀ ਸ਼ਾਮਿਲ ਸਨ । ਅਤੇ ਉਸ ਦੀ ਕਮਾਨ ਸੰਪੀਅਰ ਦੇ ਹੱਥਾ ਵਿਚ ਸੀ । ਰਾਜਪੁਤਾਨਾ 
ਪਲਟਨ ਦਾ ਆਗੂ ਮੇਜਰ ਜਰਨੌਲ ਰਾਬਰਟਸ ਸੀ । ਇਸ ਪਲਟਨ ਦਾ ਮੁੱਖ ਥਾਂ 
ਨਸੀਰ/ਬਾਦ ਸੀ । ਨੀਮਰ ਵਿਚ ਜੋ ਦਸਤਾ ਤੈਨਾਤ ਸੀ, ਉਸ ਦਾ ਆਗੂ ਪਾਰਕੇ 
ਸੀ । ਇਸ ਤੋਂ` ਇਲਾਵਾ ਸਮਿੱਥ ਦੀ ਨਿਗਰਾਨੀ ਵਿਚ ਇਕ ਦਸਤੇ ਨੂੰ ਸਿਪਰੀ ਵਿਚ 
ਤੈਨਾਤ ਕੀਤਾ ਗਿਆ ਸੀ । ਮਾਲਵਾ ਵਿਭਾਗ ਦਾ ਆਗੂ ਮੇਜਰ ਜਰਨੈਲ ਮਾਈਕਲ 
ਸੀ, ਤੇ ਉਸ ਦਾ ਮੁੱਖ ਟਿਕਾਣਾ ਮਹੂ ਸੀ । ਇਕ ਦਸਤਾ “'ਬੋਗਾਲ ਆਰਮੀ' 
ਅਖਵਾਉਂਦਾ ਸੀ, ਸ਼ੋਰਜ ਦੀ ਨਿਗਰਾਨੀ ਵਿਚ ਸੀ । ਇਹ ਸਾਰੇ ਦਸਤੇ ਮਿੱਲ ਕੇ 
ਅੰਗਰੇਜ਼ੀ ਫੌਜ ਨੂੰ ਅੰਦਰੋ” ਮਜਬੂਤ ਬਣਾ ਰਹੇਂ ਸਨ । ਅਗਰੋਜੀ ਫ਼ੌਜ ਦਾ ਇਕ ਬਾਹਰੀ 


66 ਤਾਂਤੀਆ ਤੋਪੇ 


ਹਿੱਸਾ ਵੀ ਸੀ, ਇਸ ਵਿਚ ਬਹੁਤ ਸਾਰੇ ਦੂਜੋ ਦਸਤੇ ਵੀ ਸ਼ਾਮਿਲ ਸਨ । “ਅੰਗਰੇਜੀ 
ਫ਼ੌਜ ਵੱਖ-ਵੱਖ ਵਿਭਾਗਾਂ, ਪਲਟਨਾਂ, ਦਲਾਂ ਅਤੇ ਤਰਤੀਬ, ਬੇਤਰਤੀਬ ਸਿਪਾਹੀਆਂ 
ਦੀਆਂ ਟੁਕੜੀਆਂ ਵਿਚ ਵੈਡੀ ਹੋਈ ਸੀ । ਜਿਨ੍ਹਾਂ ਦੇ ਵੱਖ-ਵੱਖ ਅਫ਼ਸਰ ਆਗੂ ਸਨ । 
ਹਰ ਨਵਾਂ ਆਉਣ ਵਾਲ਼ਾ ਆਗੂ ਇਹ ਸਮਝਦਾ ਸੀ ਕਿ ਉਹ ਤਾਂਤੀਆ ਨੂੰ ਗ੍ਰਿਫਤਾਰ 
ਕਰ ਲਵੇਗਾ । ਇਹ ਸਾਰੇ ਅਫ਼ਸਰ ਸੀ. ਬੀ. ਦੀ ਪਦਵੀ ਹਾਸਿਲ ਕਰਨ ਲਈ ਬੇਚੈਨ 
ਰਹਿੰਦੇ ਸਨ ਅਤੇ ਹਰ ਇਕ ਨੂੰ ਇਹੀ ਗ਼ਲਤ-ਫਹਿਮੀ ਸੀ ਕਿ ਤਾਂਤੀਆ ਦਾ ਸਿਰ 
ਕਲਮ ਕਰਨਾ ਉਹਨਾਂ ਦੇ ਨਸੀਬ ਵਿਚ ਲਿਖਿਆ ਹੈ'' ।! ਪਰ ਤਾਂਤੀਆ ਇਹਨਾਂ 
ਸਾਰਿਆਂ ਨੂੰ ਆਪਣੇ ਇਸ਼ਾਰਿਆਂ ਤੇ ਨਚਾ ਰਿਹਾ ਸੀ ਤੇ ਇਕ ਅਫ਼ਸਰ ਮਗਰੋਂ ਦੂਜਾ 
ਅਫ਼ਸਰ ਸ਼ਿਕਾਰੀ ਕੁੱਤਿਆਂ ਵਾਂਗ ਉਹਨਾਂ ਦੇ ਪਿੱਛੇ ਧੂੜ ਉਡਾਉ'ਦਾ ਫਿਰਦਾ ਸੀ । 


ਜਨਤਾ ਦੀ ਸਹਾਇਤ7 : 

ਗਵਾਲੀਅਰ ਦੀ ਹਾਰ ਮਗਰੋਂ` ਬਾਗ਼ੀ ਅੰਦੋਲਨ ਇਕ ਨਵੀ ਅਵਸਥਾ ਵਿਚ 
ਦ'ਖ਼ਿਲ ਹੋ ਗਿਆ । ਤਾਂਤੀਆ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਹ ਅੰਦੋਲਨ ਜਨਤਾ 
ਦੀ ਸਹਾਇਤਾ ਤੋ” ਬਿਨਾਂ ਜਾਰੀ ਨਹੀ` ਰਖਿਆ ਜਾ ਸਕਦਾ । ਜਨਤਾ ਬ'ਗ਼ੀਆਂ ਦੇ 
ਅੰਦੋਲਨ ਦੇ ਖ਼ਿਲਾਫ਼ ਨਹੀ` ਸੀ ਪਰ ਬਾਗ਼ੀ ਸਿਪਾਹੀਆਂ ਤੋ" ਡਰਦੀ ਸੀ । ਬਗ਼ਾਵਤ 
ਦੀਆਂ ਲਪਟਾਂ ਹਰ ਥਾਂ ਮੱਧਮ ਦਿਖਾਈ ਦੇ ਰਹੀਆਂ ਸਨ ਤੇ ਅੰਗਰੇਜ਼ ਦੇਸ਼ ਤੇ 
ਰਾਜ ਕਰਨ ਵਾਲਿਆਂ ਵਾਂਗ ਉਭਰ ਰਹੇ ਸਨ । ਤਾਂਤੀਆ ਨੋ ਇਹ ਮਹਿਸੂਸ ਕਰ 
ਲਿਆਂ ਸੀ ਕਿ ਬਾਗ਼ੀਆਂ ਲਈ ਜਨਤਾ ਦਾ ਪੱਖ ਪੂਰਨਾ ਜ਼ਰੂਰੀ ਹੋ ਗਿਆ ਹੈ 1 
ਉਸ ਨੇ ਆਪਣੇ ਆਦਮੀਆਂ ਨੂੰ ਪਿੰਡਾਂ ਵਿਚ ਭੇਜ ਕੇ ਢਿੰਡੋਰਾ ਪਿਟਵਾ ਦਿਤਾ ਅਤੇ 
ਰਾਓ ਸਾਹਿਬ ਦੇ ਦਸਤਖ਼ਤ ਕੀਤੇ ਹੋਏ ਇਸ਼ਤਿਹਾਰ ਵੀ ਲਗਵਾਏ ਕਿ “ਸਾਡੀ ਲੜਾਈ 
ਜਨਤਾ ਨਾਲ ਨਹੀ ਬਲਕਿ ਫ਼ਿਰੋਗੀਆਂ ਨਾਲ ਹੈ । ਇਸ ਲਈ ਜਨਤਾ ਨੂੰ 
ਚਾਹੀਦਾ ਹੈ ਕਿ ਉਹ ਬਾਗ਼ੀਆਂ ਨੂੰ ਦੇਖ ਕੇ ਨਾ ਡਰਨ ਤੋਂ ਨਾ ਹੀ ਆਪਣੇ ਘਰ-ਬਾਰ 
ਛੱਡ ਕੇ ਭੱਜਣ । ਬਾਗ਼ੀ ਫ਼ੌਜੀ ਕਿਸੋ ਨੂੰ ਵੀ ਨਹੀ” ਲੁੱਟਣਗੇ ਤੇ ਨਾ ਹੀ ਮਾਰਕੁਣਾਈ 
ਕਰਨਗੇ । ਉਹਨਾਂ ਨੂੰ ਜਿਸ ਚੀਜ਼ ਦੀ ਜ਼ਰੂਰਤ ਹੋਵੇਗੀ, ਉਸ ਨੂੰ ਕੀਮਤ ਦੇ ਕੇ 
ਹਾਸਿਲ ਕਰਨਗੇਂ ਤੇ ਉਸ ਚੀਜ ਦੀ ਕੀਮਤ ਉਹ ਬਜ਼ਾਰ ਦੇ ਭਾਅ ਤੋ' ਜ਼ਿਆਦਾ 
ਦੇਣਗੇ । ਪਰ ਜੇ ਕਿਸੇ ਨੇ ਚੀਜ਼ ਦੋ ਹੁੰਦਿਆਂ ਵੇਚਣ ਤੋ ਇਨਕਾਰ ਕੀਤਾ ਤਾਂ ਉਸ 
ਚੀਜ਼ ਨੂੰ ਜਬਰਦਸਤੀ ਖੋਹ ਲਿਆ ਜਾਵੇਗਾ । 

ਤਾਂਤੀਆ ਦੇ ਸਾਹਮਣੇ ਦੂਜੀ ਸਮੱਸਿਆ ਫ਼ੌਜ ਜਮ੍ਹਾ ਕਰਨ ਦੀ ਸੀ । ਇਸ ਲਈ 
ਉਸ ਨੇ ਹਿੰਦੁਸਤਾਨੀ ਪ੍ਰਾਂਤਾਂ ਦੀਆਂ ਫ਼ੌਜਾਂ ਵਲ ਨਜ਼ਰਾਂ ਦੌੜਾਈਆਂ । ਉਸ ਨੂੰ ਹਾਲੇ 
ਵੀ ਉਹਨਾਂ ਤੋ` ਵਫ਼ਾਦਾਰੀ ਦੀ ਉਮੀਦ ਸੀ ਤੇ ਉਸ ਦੀ ਇਹ ਉਮੀਦ ਇਸ ਲਈ ਵੰ 
ਠੀਕ ਸੀ ਕਿਉਕਿ ਉਹ ਹਮੇਸ਼ਾ ਉਹਨਾਂ ਦੀ ਹੀ ਸਹਾਇਤਾ ਨਾਲ ਚੈਗੀ ਖ਼ਾਸੀ 


1. ਜੇ. ਐਚ ਸਿਲਵੇਸਟਰ; . ਰੀਕੁਲੈਕਸ਼ਨ ਆਫ਼ ਦੀ ਕੈਪਿੰਨ ਇੰਨ ਮਾਲਵਾ ਐੱਡ 
ਸੈੱਟਰਲ ਇੰਡੀਆ, ਪੰਨਾ 196-97, 


ਲੈਮੀ ਦੌੜ 67 


ਫ਼ੌਜ ਜਸ੍ਹਾ ਕਰਨ ਵਿਚ ਕਾਮਯਾਬ ਹੋ ਚੁਕਿਆ ਸੀ । ਤਾਂਤੀਆ ਨੂੰ ਉਥੋਂ ਦੇ 
ਕਬੀਲਿਆਂ ਅਤੇ ਜਨਤਾ ਤੋਂ ਵੀ ਮਦਦ ਮਿਲੀ । ਤਾਂਤੀਆ ਨੇ ਹੁਣ ਜਿਹੜੀ ਫ਼ੌਜ 
ਜਮ੍ਹਾ ਕੀਤੀ ਉਸ ਵਿਚ ਵਿਲਾਇਤੀਆਂ ਅਤੇ ਬੁੰਦੇਲਿਆਂ ਤੋਂ ਇਲਾਵਾ ਡਾਕੂ ਵੀ 
ਸ਼ਾਮਿਲ ਸਨ, ਜੋ ਜੈਗਲਾਂ ਵਿਚ ਜੈਗ ਕਰਨ ਦੇ ਮਾਹਿਰ ਸਨ । 


ਬਦਲੋ ਹੋਏ ਹਾਲਾਤ ਨੇ ਤਾਂਤੀਆ ਦੀ ਫ਼ੌਜੀ-ਕੁਸ਼ਲਤਾ ਨੂੰ ਵੀ ਬਦਲ ਦਿਤਾ । 
ਉਹ ਹੁਣ ਆਹਮਣੇ-ਸਾਹਮਣੇ ਲੜਨ ਦੀ ਬਜਾਏ ਛੁਪ ਕੇ ਵਾਰ ਕਰਨ ਅਤੇ ਦੌੜਨ 
ਦਾ ਤਰੀਕਾ ਅਪਨਾਉ”ਦੇ ਸਨ । ਉਹ ਹੁਣ ਯੁੱਧ ਕਰਨ ਦੀ ਬਜਾਏ ਗੁਰੀਲਾ ਜੋਗ 
ਕਰ ਰਹੇ ਸਨ । ਇਲਾਕਿਆਂ ਤੋ” ਚੰਗੀ ਤਰ੍ਹਾਂ ਵਾਕਫ਼ ਹੋਣ ਕਾਰਨ ਤਾਂਤੀਆ ਲਈਂ 
ਗੁਰੀਲਾ ਲੜਾਈ ਲੜਨਾ ਬੜਾ ਆਸਾਨ ਸੀ । ਉਰ ਛੋਟੀਆਂ-ਛੋਟੀਆਂ ਟੁਕੜੀਆਂ 
ਦੀ ਸ਼ਕਲ ਵਿਚ ਚਲਦੇ ਸਨ ਕਿਉਕਿ ਦੁਸ਼ਮਨ ਵਲੋ ਹਮਲਾ ਹੋਣ ਦੀ ਹਾਲਤ ਵਿਚ 
ਇਹ ਛੋਟੀਆਂ-ਛੋਟੀਆਂ ਟੁਕੜੀਆਂ ਸੌਖਿਆਈ ਨਾਲ ਭੱਜ ਸਕਦੀਆਂ ਸਨ । 


'ਸਿਲਵੇਸਟਰ ਦੀ ਧਾਰਨ” : 

ਸਿਲਵੇਸਟਰ, ਜੌਂ ਤਾਂਤੀਆ ਨੂੰ ਗ੍ਰਿਫ਼ਤਾਰ ਕਰਨ ਦੇ ਅੰਦੋਲਨ 'ਚ ਹਿੱਸ' ਲੰ 
ਚੁਕਿਆ ਸੀ, ਉਸ ਨੇ ਗ੍ਰਰੀਲਾ ਜੋਗ ਵਿਚ ਤਾਂਤੀਆ ਦੀ ਬਹਾਦਰੀ ਅਤੇ ਜੈਗੀ 
ਕਾਰਨਾਮਿਆਂ` ਦਾ ਬਿਆਨ ਵਿਵਰਣ ਸਹਿਤ ਕੀਤਾ ਹੈ । ''ਤੇਜ਼ ਕਦਮਾਂ ਵਾਲਾ 
ਗੁਰੀਲਾ ਸਰਦਾਰ ਆਪਣੇ ਨਾਲ ਨਾ ਤਾਂ ਖੌਮੇ ਲੈ ਕੇ ਚਲਦਾ ਸੀ ਤੇ ਨਾ ਹੀ ਰਸਦ 
ਆਦਿ, ਜ਼ਰੂਰਤ ਪੈਣ ਤੇ ਉਹ ਇਹਨਾਂ ਚੀਜ਼ਾਂ ਨੂੰ ਲੁੱਟ ਕੇ ਹਾਸਿਲ ਕਰ ਲੈਦਾ ਸੀ । 
ਜਦ ਉਸ ਦੇ ਘੌੜੇ ਥੱਕ ਜਾਂਦੇ ਸਨ, ਉਹ ਉਹਨਾਂ ਨੂੰ ਮਰਨ ਵਾਸਤੇ ਸੜਕ ਤੇ ਛੱਡ 
ਦਿੰਦਾ ਸੀ ਤੇ ਲੁੱਟ ਮਾਰ ਕਰਕੇ ਦੂਜੇ ਘੋੜੇ ਹਾਸਿਲ ਕਰ ਲੈਦਾ ਸੀ । ਕਦੇ-ਕਦੇ 
ਉਹ ਸਾਡੀਆਂ ਚੌਕੀਆਂ ਤੇ ਮਾਲ ਦੀਆਂ ਲੱਦੀਆਂ ਗੱਡੀਆਂ ਦੇ ਕਾਫ਼ਲੰ ਤੇ 
ਹਮਲਾ ਕਰਕੇ ਆਪਣੀ ਜ਼ਰੂਰਤ ਦਾ ਸਮਾਨ ਹਾਸਿਲ ਕਰ ਲੈਦਾ ਸੀ । ਉਸ ਦਾ 
ਤੇਜ਼ ਰਫ਼ਤਾਰ ਘੋੜਾ ਹਵਾ ਵਾਂਗ ਸਾਡੇ ਆਲੇ ਦੁਆਲੇ ਮੰਡਰਾਉ'ਦਾ ਰਹਿੰਦਾ ਪਰ 
ਫਿਰ ਵੀ ਸਾਡੀ ਫ਼ੌਜ ਦੇ ਹੱਥ ਨਾ ਆਉਦਾ । ਹਰ ਆਉਣ ਵਾਲਾ ਫ਼ੌਜ ਦਾ ਕਮਾਂਡਰ 
ਇਹੀ ਸਮਝਦਾ ਸੀ ਕਿ ਉਹ ਤਾਂਤੀਆ ਨੂੰ ਫੜ ਲਵੇਗਾ ਤੇ ਉਹ ਉਸ ਦੀ ਗ੍ਰਿਫ਼ਤਾਰੀ 
ਲਈ ਕੋਸ਼ਿਸ਼ ਕਰਦਾ, ਉਸ ਦਾ ਪਿੱਛਾ ਕਰਦਾ । ਇਕ ਇਕ ਦਿਨ 'ਚ ਚਾਲ੍ਹੀ ਚਾਲ੍ਹੀ 
ਮੀਲ ਦੂਰ ਨਿਕਲ ਜਾਂਦਾ ਪਰ ਕੋਈ ਵੀ ਬਾਗ਼ੀ ਉਹਨਾਂ ਦੀ ਪਕੜ ਵਿਚ ਨਾ 
ਆਉਦਾ । ਉਹ ਇਕ ਇਕ ਦਿਨ 50-50 ਮੀਲ ਦੌੜ ਲਗਾ ਲੈਦੇ ਸਨ । ਸਾਡੇ 
ਘੋੜੇ ਇਹਨਾਂ ਦਾ ਪਿੱਛਾ ਕਰਦੇ-ਕਰਦੇ ਏਨਾ ਥੱਕ ਜਾਂਦੇ ਸਨ ਕਿ ਉਹਨਾਂ ਨੂੰ ਹਫ਼ਤੇ 
ਜਾਂ ਦਸ ਦਿਨਾਂ ਤੱਕ ਆਰਾਮ ਦੇਣਾ ਜ਼ਰੂਰੀ ਹੋ ਜਾਂਦਾ ਸੀ । ਤਾਂਤੀਆ ਦਾ ਪਿੱਛਾ 
ਕਰਨ ਵਿਚ ਪੂਰੀ ਤਾਕਤ ਨਾਲ ਕੋਮ ਲਿਆ ਜਾ ਰਿਹਾ ਸੀ । ਉਹ ਉੱਸ ਵੇਲੇ ਤੱਕ 
ਉਹਨਾਂ ਦਾ ਪਿੱਛਾ ਕਰਦੇ ਰਹਿੰਦੇ ਜਦ ਤੱਕ ਉਹ ਥੱਕ ਕੇ ਚਕਨਾਚੂਰ ਨਾ 


68 ਤਾਂਤੀਆ ਤੋਪੇ 


ਹੋ ਜਾਂਦੇ ' । 

ਸਿਲਵੇਸਟਰ ਨੇ ਇਹ ਵੀ ਲਿਖਿਆ ਹੈ ਕਿ ਜਨਤਾ ਕਿਸ ਤਰ੍ਹਾਂ ਉਹਨਾਂ ਦੀ 
ਸਹਾਇਤਾ ਕਰਦੀ ਸੀ ''ਜਨਤਾ ਉਸ ਨੂੰ ਅੰਗਰੇਜ਼ੀ ਫ਼ੌਜ ਦੀ ਪਲ-ਪਲ ਖ਼ਬਰ 
ਪੁਚਾਉ'ਦੀ ਸੀ । ਇਹੀ ਕਾਰਨ ਸੀ ਕਿ ਜਦ ਵੀ ਉਹਨਾਂ ਨੂੰ ਫ਼ੌਜ ਦੇ ਲਾਗੇ ਹੋਣ ਦੀ 
ਖ਼ਬਰ ਮਿਲਦੀ ਤਾਂ ਉਹ ਕਦੇ ਵੀ ਖੁੱਲ੍ਹੇ ਮੈਦਾਨ ਵਿਚ ਨਹੀ" ਸਨ ਆਉ'ਦੇ । ਸਾਨੂੰ 
ਬਾਗ਼ੀਆਂ ਦੀਆਂ ਕਾਰਵਾਈਆਂ ਦੀ ਖ਼ਬਰ ਨਹੀ" ਸੀ ਮਿਲਦੀ ਤੇ ਅੰਗਰੇਜ਼ਾ ਦੇ 
ਵਫ਼ਾਦਾਰ ਰਾਜਿਆਂ ਦੇ ਇਲਾਕਿਆਂ ਵਿਚ ਵੀ ਸਾਨੂੰ ਉਹਨਾਂ ਦੀਆਂ ਕਾਰਵਾਈਆਂ 
ਦਾ ਪਤਾ ਨਹੀ" ਸੀ ਚਲਦਾ ਕਿਉ'ਕਿ ਉਥੇ ਵੀ ਜਨਤਾ ਦੀ ਹਮਦਰਦੀ ਬਾਗ਼ੀਆ ਦੇ 
ਨਾਲ ਹੀ ਸੀ । ਬਾਗ਼ੀਆਂ ਨੂੰ ਰਸਦ ਹਾਸਿਲ ਕਰਨ ਵਿਚ ਕੋਈ ਪਰੇਸ਼ਾਨੀ ਨਹੀ` ਸੀ 
ਹੌਦੀ । ਸਾਡੇ ਦਸਤੇ ਰਸਦ ਦੀ ਕਮੀ ਕਰਕੇ ਪਰੇਸ਼ਾਨ ਰਹਿੰਦੇ ਸਨ ।5 


ਦੌੜ ਦਾ ਸ਼ੁਰੁ ਹੋਣਾ : 

ਅਲੀਪੁਰ (ਜੋਰਾ) ਦੀ ਹਾਰ ਮਗਰੋ” ਤਾਂਤੀਆ ਰਾਓ ਸਾਹਿਬ ਅਤੇ ਬਾਂਦਾ ਦੇ 
ਨਵਾਬ ਨਾਲ ਚੋਬਲ ਨਦੀ ਪਾਰ ਕਰਕੇ ਜੈਪੁਰ ਵਲ ਫਰਾਰ ਹੋ ਗਿਆ । ਪਰ ਕਿਉਕਿ 
ਤਾਂਤੀਆ ਦੀ ਇਹ ਚਾਲ ਐਸੀ ਨਹੀ ਸੀ, ਜਿਸ ਦਾ ਅੰਦਾਜਾ ਪਹਿਲਾਂ ਤੇ" ਹੀ 
ਕਿਸੇ ਨੂੰ ਹੁੰਦਾ । ਇਸ ਲਈ ਰਾਬਰਟਸ ਉਹਨਾ ਦਾ ਪਿੱਛਾ ਨਹੀ" ਕਰ ਸਕਿਆ । 
ਇਸ ਤੋ” ਬਾਅਦ ਤਾਂਤੀਆ ਨੇ ਟੌੱਕ (ਰਾਜਸਥਾਨ) ਵਲ ਕੂਚ ਕੀਤਾ । ਟੌੱਕ ਦਾ 
ਨਵਾਬ ਡਰ ਕਰਕੇ ਕਿਲ੍ਹੋ ਵਿਚ ਬੇਦ ਹੋ ਗਿਆ ਤੇ ਚਾਰ ਤੋਪਾਂ ਨਾਲ ਫ਼ੌਜ ਨੂੰ 
ਤਾਂਤੀਆ ਦਾ ਟਾਕਰਾ ਕਰਨ ਲਈ ਭੇਜ ਦਿਤਾ । ਨਵਾਬ ਦੀ ਸਾਰੀ ਫ਼ੌਜ ਤਾਂਤੀਆ 
ਨਾਲ਼ ਮਿਲ ਗਈ । ਤਾਂਤੀਆ ਇਸ ਫ਼ੌਜ ਨੂੰ ਲੈ ਕੇ ਬੂਦੀ ਵਲ ਚਲ ਪਿਆ । ਪਰ 
ਉਹਨਾਂ ਦੇ ਆਉਣ ਦੀ ਖ਼ਬਰ ਮਿਲਦੇ ਹੀ ਉਸ ਕਿਲ੍ਹੋ ਦੇ ਮਹਾਰਾਜੇ ਨੇ ਸ਼ਹਿਰ ਦਾ 
ਦਰਵਾਜ਼ਾ ਬਦ ਕਰਵਾ ਦਿਤਾ, ਇਸ ਕਰਕੇ ਤਾਂਤੀਆ ਨੂੰ ਉਦੰਪੁਰ ਵਲ ਜਾਣਾ 
ਪਿਆ । ਹੋਮਸ ਲਗਾਤਾਰ ਉਸ ਦਾ ਪਿੱਛਾ ਕਰ ਰਿਹਾ ਸੀ ਪਰ ਤਾਂਤੀਆ ਹੋਮਜ ਦੇ 
ਦਸਤਿਆਂ ਤੋਂ ਬਚਦਾ ਹੋਇਆ ਬੇਸਵਾੜਾ ਪੁੱਜਾ । ਇਥੋ ਉਸ ਦਾ ਮੁਕਾਬਲਾ ਰਾਬਰਟ 
ਨਾਲ ਹੋਇਆ । ਥੋੜ੍ਹੀ ਜਿਹੀ ਝੜ੫ ਮਗਰੋ” ਤਾਤੀਆ ਫਰਾਰ ਹੋ ਗਿਆ ਤੇ ਕੇਕਰੱਲੀ 
ਪੁੱਜਾ । ਰਾਹ ਵਿਚ ਬਨਾਰਸ ਨਦੀ ਦੋ ਕੋਲ ਪਾਰਕੇ ਨਾਲ ਮੁੱਠ ਭੇਡ ਹੋਈ, ਜਿਸ 
ਮਗਰੋ ਤਾਂਤੀਆ ਨੇ ਚਬਲ ਦਾ ਰਾਹ ਲਿਆ । ਨਦੀ ਵਿਚ ਹੜ੍ਹ ਆਉਣ ਦੀ 
ਵਜ਼੍ਹਾ ਕਰਕੇ ਨਦੀ ਨੂੰ ਪਾਰ ਨਹੀ” ਕੀਤਾ ਜਾ ਸਕਦਾਂ ਸੀ । ਤਾਂਤੀਆ ਨੇ ਨਦੀ ਦੇ 
ਪ੍ਰਵਾਹ ਦੇ ਨਾਲ-ਨਾਲ ਚਲ ਕੇ ਝਾਲਰਪਟਣ ਦਾ ਰਾਹ ਲਿਆ । ਪਾਰਕੇ ਹੜ੍ਹ ਦੀ 
ਵਜ੍ਹਾ ਨਾਲ ਉਥੇ ਹੀ ਰੁੱਕ ਗਿਆ ਤੇ ਤਾਂਤੀਆ ਦਾ ਪਿਛਾ ਨਾ ਕਰ ਸਕਿਆ । 


1. ਜੈ. ਐਚ. ਸਿਲਵੇਸਟਰ; ਉਹੀ; ਪੰਨਾ 196-99. 
2. ਉਹੀ । 


ਲੰਮੀ ਢੌੜ 69 


ਇਥੇ ਪੁੱਜ ਕੇ ਤਾਂਤੀਆ ਨੇ ਪ੍ਰਾਂਤ ਦੀ ਫ਼ੌਜ ਨੂੰ ਆਪਣੇ ਨਾਲ ਮਿਲਾਉਣ ਦੀ ਕੋਸ਼ਿਸ਼ 
ਕੀਤੀ ਤੇ 60 ਹਜਾਰ ਰੁਪਏ ਚੌਦੇ ਦੀ ਮੰਗ ਕੀਤੀ, ਜਿਸ ਵਿਚੋ` ਸਿਰਫ਼ 
40 ਹਜ਼ਾਰ ਰੁਪਿਆ ਵਸੂਲ ਕੀਤਾ ਗਿਆ । ਤਾਂਤੀਆ ਨੇ 30 ਤੋਪ: ਤੇ ਵੀ 
ਕਬਜਾ ਕਰ ਲਿਆ, ਪ੍ਰਾਂਤ ਦੀ ਫ਼ੌਜ ਦਾ ਇਕ ਵੱਡਾ ਹਿੱਸਾ ਵੀ ਉਸ ਨਾਲ 
ਮਿਲ ਗਿਆ । 


ਇੰਦੌਰ ਤੇ ਹਮਲ7 : 

ਸਤੇਬਰ ਦੇ ਅਖ਼ੀਰ ਵਿਚ ਤਾਂਤੀਆ ਨੇ ਚੌਗੀ ਖਾਸੀ ਫੌਜ ਦੇ ਨਾਲ ਇੰਦੌਰ ਦਾ 
ਰਾਹ ਲਿਆ । ਅੰਗਰੇਜੀ ਫ਼ੌਜ ਨੇ ਤਾਂਤੀਆ ਦੇ ਆਸ ਪਾਸ ਜੋ ਘੋਰਾ ਬਣਾਇਆ ਸੀ 
ਉਸ ਤੋ ਉਹ ਬਾਹਰ ਨਿਕਲ ਆਇਆ । ਇਹ ਇਕ ਮੁਸਕਲ ਕੈਮ ਸੀ ਪਰ 
ਤਾਂਤੀਆ ਨੇ ਬੜੀ ਹੁਸਿਆਰੀ ਨਾਲ ਦੁਸਮਨ ਨੂੰ ਧੋਖਾ ਦਿਤਾ ਤੇ ਉਸ ਦੇ ਜਾਲ ਤੋ` 
ਬਾਹਰ ਨਿਕਲ ਆਇਆ । ਮਿਲੋਸਨ ਨੇ ਲਿਖਿਆ ਹੈ ਜਿਸ ਹੁਸਿਆਰੀ ਅਤੇ 
ਬਹਾਦਰੀ ਨਾਲ` ਤਾਂਤੀਆ ਨੇ ਇਹ ਕਮਾਲ ਦਿਖਾਇਆ, ਉਸ ਦੀ ਤਾਰੀਫ ਕੀਤੇ 
ਬਿਨਾਂ ਨਹੀ" ਰਿਹਾ ਜਾ ਸਕਦਾ'' । ਪਰ ਮਿਕਾਇਲ ਨੇ ਇਸ ਚਾਲ ਦਾ ਅੰਦਾਜ਼ਾ 
ਪਹਿਲਾ ਹੀ ਲਗਾ ਲਿਆ ਸੀ ਤੇ ਇੰਦੌਰ ਦੀ ਸੁਰੱਖਿਆ ਲਈ ਕਰਨਲ ਲਾਕਹਰਟ 
ਦੀ ਨਿਗਰਾਨੀ ਵਿਚ ਅੰਗਰੇਜ਼ੀ ਫ਼ੌਜ ਦਾ ਇਕ ਦਸਤਾ ਉੱਜੈਨ ਭੇਜ ਦਿਤਾ । 
ਜਦ ਕਰਨਲ ਲੱਕਹਰਟ ਰਾਜਗੜ੍ਹ ਦੇ ਲਾਗੇ ਪੁੱਜਾ ਤਾਂ ਰਾਤ ਦਾ ਸਮਾਂਸੀ । 
ਚਾਰ ਦੀਵਾਰੀ (ਸਹਿਰ ਦੀ) ਦੇ ਲਾਗੇਂ ਤਾਂਤੀਆਂ ਦੀ ਫ਼ੌਜ ਨੇ ਪੜਾਅ ਕੀਤਾ 
ਹੋਇਆ ਸੀ । ਲੱਕਹਰਟ ਦੀ ਫੋਜ ਦਿਨ ਭਰ ਦੇ ਸਫਰ ਤੋ ਥੱਕ ਚੁੱਕੀ ਸੀ । 
ਇਸ ਲਈ ਉਸ ਨੇ ਸਵੇਰਾ ਹੋਣ ਤੱਕ ਤਾਂਤੀਆ ਦੀ ਫੌਜ ਤੇ ਹਮਲਾ ਕਰਨ ਦਾ 
ਪ੍ਰੰਗਰਾਮ ਰੱਦ ਕਰ ਦਿਤਾ ਤਾਂਕਿ ਫ਼ੌਜ ਰਾਤ ਭਰ ਆਰਾਮ ਕਰਕੇ ਚੁਸਤ ਹੋ ਸਕੇ । 
ਪਰ ਸਵੇਰੇ ਖਤਾ ਚਲਿਆ ਕਿ ਤਾਂਤੀਆ ਦੀ ਫ਼ੌਜ ਉਥੋਂ ਭੱਜ ਚੁੱਕੀ ਹੈ । ਉੱਸ ਨੇ 
ਤਾਂਤੀਆ ਦੀ ਭੱਜਦੀ ਹੋਈ ਫ਼ੌਜ ਦਾ ਪਿੱਛਾ ਕੀਤਾ ਤੇ ਬਿਉਰਾ ਵਿਚ ਉਸ ਨੂੰ ਫੜ 
ਲਿਆ । ਥੋੜ੍ਹੀ ਜਿਹੀ ਝੜਪ ਮਗਰੋਂ ਬਾਗ਼ੀ ਨਾਕਾਮ ਹੋ ਕੇ ਉਥੋ' ਭੱਜ ਗਏ ਤੇ 
ਲੱਕਹਰਟ ਨੇ ਉਹਨਾਂ ਦੀਆਂ 27 ਤੋਪਾਂ ਤੇ ਕਬਜਾ ਕਰ ਲਿਆ । 

ਇਹਨਾਂ ਹਾਰਾਂ ਦੇ ਬਾਵਜੂਦ ਵੀ ਤਾਂਤੀਆ ਨੇ ਹਿੰਮਤ ਨਾ ਹਾਰੀ ਤੇ ਬੁੰਦੇਲਖੰਡ ਨੂੰ 
ਆਪਣੀ ਫ਼ੌਜੀ-ਕਾਰਵਾਈਆਂ ਦਾ ਨਵਾਂ ਗੜ੍ਹ ਬਣਾ ਲਿਆ । ਮੀਂਹ ਸ਼ੁਰੂ ਹੋ ਚੁਕਿਅ' 
ਸੀ। ਇਸ ਲਈ ਉਹਨਾਂ ਨੂੰ ਥੋੜ੍ਹਾ ਬਹੁਤ ਸਮਾਂ ਆਰਾਮ ਕਰਨ ਵਾਸਤੇ - ਮਿਲ 
ਗਿਆ, ਜਿਸ ਦੀ ਉਹਨਾਂ ਨੂੰ ਸਖ਼ਤ ਜ਼ਰੂਰਤ ਸੀ । ਕੁਝ ਹੀ ਦਿਨਾਂ ਮਗਰੋ" ਉਸ ਨੇ 
ਈਸਰਗੜ੍ਹ ਤੇ ਹਮਲਾ ਕੀਤਾ ਅਤੇ ਬਹੁਤ ਸਾਰੇ ਅਸਲੋਂ ਅਤੇ ਤੋਪਖਾਨੇ ਤੇ-ਕਬਜਹਾ 
ਕਰ ਲਿਆ । ਇਸ ਤੋ" ਬਾਅਦ ਉਸ ਨੇ ਆਪਣੀ ਫ਼ੌਜ ਨੂੰ ਦੋ ਹਿੱਸਿਆ ਵਿਚ 


1. ਕਰਨਲ ਜੀ, ਬੀ. ਮਿਲੋਂਸਨ; ਉਹੀ; ਭਾਗ 11, ਪੰਨਾ 341. 


70 ਤਾਂਤੀਆ ਤੋਪੈ 


ਵੰਡ ਦਿਤਾ ।_ ਇਕ ਹਿੱਸੋ ਨੂੰ ਰਾਓ ਸਾਹਿਬ ਦੀ) ਨਿਗਰਾਨੀ ਵਿਚ ਲਲਿਤਪੁਰ ਤੇ 
ਹਮਲਾ ਕਰਨ ਲਈ ਭੇਜ ਦਿਤਾ, ਇਹ ਸ਼ਹਿਰ ਝਾਂਸੀ ਦੇ ਨੇੜੇ ਸੀ । ਫ਼ੌਜ ਦੇ ਦੂਜੇ 
ਹਿੱਸੋ ਨੂੰ ਤਾਂਤੀਆ ਆਪਣੇ ਨਾਲ ਲੈ ਕੇ ਚੈਦੇਰੀ ਦੇ ਕਿਲ੍ਹੇ ਤੇ ਹਮਲਾ ਕਰਨ ਲਈ 
ਚਲਿਆ ਗਿਆ । ਤਾਂਤੀਆ ਨੂੰ ਉਮੀਦ ਸੀ ਕਿ ਚੋਦੇਰੀ 'ਚ ਤੈਨਾਤ ਸਿੰਧੀਆ ਦੋ 
ਫ਼ੌਜੀ ਦਸਤੇ ਉਸ ਨਾਲ ਮਿਲ ਜਾਣਗੇ ਪਰ ਇੰਜ ਨਹੀ` ਹੋਇਆ । ਸਿੰਧੀਆ ਦੇ 
ਫ਼ੌਜੀ ਦਸਤੇ ਉਸ ਨਾਲ ਨਹੀ" ਮਿਲੇ । ਇਸ ਲਈ ਉਸ ਨੂੰ ਮੰਗਰੌਲੀ ਵਲ ਜਾਣਾ 
ਪਿਆ, ਜਿਥੇ 10 ਅਕਤੂਬਰ ਨੂੰ ਉਹਨਾਂ ਦਾ ਮੁਕਾਬਲਾ ਮਿਕਾਇਲ ਨਾਲ ਹੋਇਆ । 
ਇਸ _ਲੜਾਈ ਵਿਚ ਤਾਂਤੀਆ ਨੂੰ ਹਾਰ ਹੋਈ ਪਰ ਉਹ ਖ਼ੁਦ ਕਿਸੇ 
ਤਰ੍ਹਾਂ ਬਚ ਨਿਕਲਿਆ ਅਤੇ ਚੈਬਲ ਨੂੰ ਪਾਰ ਕਰਕੇ ਲਲਿਤਪੁਰ ਵਿਚ ਰ/ਓ ਸਾਹਿਬ 
ਨਾਲ ਜਾਂ ਮਿਲਿਆ । ਉੱਥੇ ਪੁੱਜਣ ਮਗਰੋ" ਉਸ ਨੂੰ ਪਤਾ ਚਲਿਆ ਕਿ ਉਹਨਾਂ ਦੇ 
ਸਾਰੇ ਰਾਹ ਬੇਂਦ ਹੋ ਚੁੱਕੇ ਹਨ । 


ਤਾਂਤੀਆ ਨਰਬਦਾ ਪਾਰ ਕਰਦਾ ਹੈ : 

ਤਾਂਤੀਆ ਨੇ ਹੁਣ ਇਕ ਐਸਾ ਕਾਰਨਾਮਾ ਦਿਖਾਇਆ, ਜਿਸ ਨੇ ਸਾਰੇ ਹਿੰਦੁਸਤਾਨ 
ਵਿਚ ਡਰ ਦੀ ਲਹਿਰ ਦੌੜਾਂ ਦਿਤੀ । ਆਪਣਾ ਪਿੱਛਾ ਕਰਨ ਵਾਲੋਂ ਅੰਗਰੋਜ਼ ਫ਼ੌਜੀ 
ਕਮਾਂਡਰ ਨੂੰ ਧੋਖਾ ਦੇ ਕੇ ਉਸ ਨੇ ਨਰਬਦਾ ਨਦੀ ਨੂੰ ਪਾਰ ਕੀਤਾ । ਲੈਫ਼ਟੀਨੈ'ਟ 
ਕਰਨਲ ਬੀਚਰ ਵੀ, ਜੋ ਦੱਖਣ ਤੋ ਮਿਕਾਇਲ ਦੀ ਮਦਦ ਲਟੀ ਆਇਆ ਸੀ, 
ਤਾਂਤੀਆ ਨੂੰ ਨਾ ਰੋਕ ਸਕਿਆਂ । ਤਾਂਤੀਆ ਰਾਓ ਸਾਹਿਬ ਦੀ ਮਦਦ ਨਾਲ 
ਇਕ ਵੱਡੀ ਫ਼ੌਜ ਲੈ ਕੇ ਹੌਸ਼ੋਗਾਬਾਦ, ਜੋ ਹੁਣ ਮੱਧ ਪ੍ਰਦੇਸ਼ ਹੈ, ਤੋ 40 ਮੀਲ 
ਢੂਰ ਪੁੱਜਾ । 

ਤਾਂਤੀਆ ਦੇ ਨਜਬਦਾ ਪਾਰ ਕਰ ਲੈਣ ਕਰਕੇ ਦੂਰ-ਦੂਰ ਤਾਈ” ਦਹਿਸ਼ਤ ਫੈਲ 
ਗਈ । ਮਰਾਠਿਆਂ ਦੀ ਜ਼ਮੀਨ ਤੇ ਆਖ਼ਰੀ ਪੇਸ਼ਵਾ ਰਾਜਾ ਦਾ ਭਤੀਜਾ ਇਕ ਵੱਡੀ 
ਫ਼ੌਜ ਦੇ ਨਾਲ ਉਂਥੇਂ ਮੌਜੂਦ ਸੀ “ਇਸ ਗੱਲ ਦਾ ਡਰ ਸੀ ਕਿ ਤਾਂਤੀਆ ਦੀ ਫ਼ੌਜ 
ਪੂਰੀ ਮਰਹੱਠਾ ਆਬਾਦੀ ਨੂੰ ਬਗ਼ਾਵਤ ਲਈ ਉਕਸਾ ਨਾ ਦੇਵੇ । ਬੈਬਈ ਦੀ ਸਰਕਾਰ 
ਇਸ ਮਜਲੋ ਕਾਰਨ ਖ਼ਾਸ ਕਰਕੇ ਪਰੇਸ਼ਾਨ ਸੀ ।'` ਅਤੇ ਇਸ ਡਰ ਦਾ ਅਹਿਸਾਸ 
ਮਦਰਾਸ ਤੱਕ ਵੀ ਕੀਤਾ ਜਾ ਰਿਹਾ ਸੀ, ਪਰ ਇੰਜ ਹੋਇਆ ਨਹੀ” । 

ਇਸ ਵਿਚ ਕੋਈ ਸ਼ੱਕ ਨਹੀ ਕਿ ਤਾਂਤੀਆ ਦਾ ਇਹ ਇਕ ਬੜੀ ਵੱਡੀ ਦਲੇਰੀ 
ਦਾ ਕੋਮ ਸੀ। 

ਮਿਲੇਸਨ ਲਿਖਦਾ ਹੈ '“ਇਕ ਐਸੇ ਵੇਲੇ, ਜਦ ਬਗ਼ਾਵਤ ਆਪਣੀ ਆਖ਼ਰੀ 
ਘੜੀ ਤੇ ਸੀ, ਬਾਗ਼ੀਆਂ ਨੇ ਇਕ ਐਸਾ ਕਾਰਨਾਮਾ ਕਰ ਦਿਖਾਇਆ, ਜੋ 12 ਮਹੀਨੇ 
ਪਹਿਲਾਂ ਹੋਂ ਗਿਆ ਹੁੰਦਾ ਤਾਂ ਬਰਤਾਨਵੀ ਸਾਮਰਾਜ ਦੇ ਲਈ ਬਹੁਤ ਖ਼ਤਰਨਾਕ 
ਸਾਬਿਤ ਹੋ ਸਕਦਾ ਸੀ । ਜਿਸ ਦੇ ਨਤੀਜੇ ਵਜੋ ਨਾ ਸਿਰਫ਼ ਪੱਛਮੀ ਪ੍ਰਾਂਤ ਬਲਕਿ 
ਨਿਜ਼ਾਮ (ਹੈਦਰਾਬਾਦ) ਦਾ ਰਾਜ ਅਤੇ ਦੱਖਣੀ ਭਾਰਤ ਵੀ ਬਗ਼ਾਵਤ ਦੀ ਲਪੌਟ ਵਿਚ 


ਲੋਮੀ ਢੌੜ 71 


ਆ ਸਕਦਾ ਸੀ`' । 

ਭੋਸਲਿਆਂ ਦਾ ਇਹ ਇਹ ਇਲਾਕਾ, ਜੇਂ ਕੁਝ ਸਾਲ ਪਹਿਲਾਂ ਅੰਗਰੇਜ਼ਾਂ ਦੇ 
ਕਬਜ਼ੇ ਵਿਚ ਸੀ, ਜਿਸ ਕਰਕੇ ਉਥੋ' ਦੀ ਜਨਤਾ ਵੀ ਕਾਫੀ ਪਰੇਸ਼ਾਨ ਸ, ਉਹਨਾਂ 
ਲੋਕਾਂ ਨੇ ਤਾਂਤੀਆ ਤੋਪੇ ਵਲ ਕੋਈ ਖ਼ਾਸ ਧਿਆਨ ਨਾ ਦਿਤਾ । ਨਿਰਾਸ਼ ਹੋਂ ਕੇ 
ਤਾਂਤੀਆ ਨੇ ਤਾਪਤੀ ਨਦੀ ਨੂੰ ਪਾਰ ਕਰਕੇ ਮਰਾਠਿਆਂ ਦੇ ਇਲਾਕੇ (ਦੱਖਣ) 
ਵਿਚ ਜਾਣ ਦਾ ਫ਼ੈਸਲਾ ਕੀਤਾ ਪਰ ਉਹਨਾਂ ਨੂੰ ਉਸ ਵੇਲੇ ਪਤਾ ਚਲਿਆ ਕਿ 
ਉਹਨਾਂ ਦੇ ਦੁਸਮਨ ਪੂਰੀ ਤਰ੍ਹਾਂ ਹੁਸਿਆਰ ਹਨ । ਬੀਚਰ ਪਹਿਲਾਂ ਹੀ ਫ਼ੌਜ ਲੈ ਕੇ 
ਦੱਖਣ ਪੁੱਜ ਚੁੱਕਾ ਸੀ । ਤਾਤੀਆ ਲਈ ਇਹ ਗੱਲ ਚੌਕਸ ਕਰ ਦੇਣ ਵਾਲੀ ਸੀ 
ਕਿਉਕਿ ਉਹ ਸਤਪੁੜਾ ਦੇ ਪਹਾੜਾਂ ਨੂੰ ਪਾਰ ਕਰਕੇ ਨਾਨਾ ਦੇ ਇਲਾਕੇ ਵਿਚ 
ਪੁੱਜ ਕੇ ਰਾਓ ਸਾਹਿਬ ਨਾਲ ਨਹੀ` ਮਿਲ ਸਕਦਾ ਸੀ, ਜੋ ਉਥੇ ਪਹਿਲਾਂ ਤੋ ਹੀ 
ਮੌਜੂਦ ਸੀ । ਆਪਣੀਆਂ ਕੋਸ਼ਿਸ਼ਾਂ ਤੇ ਪਾਣੀ ਫਿਰਦਿਆਂ ਦੇਖ ਕੇ ਤਾਂਤੀਆ 
ਅਸੀਰਗੜ੍ਹ ਵਲ ਚਲ ਪਿਆ । ਇਹ ਇਲਾਕਾ ਕੁਝ ਜ਼ਿਆਦਾ ਸੁਰੱਖਿਅਤ ਸੀ ਤੇ 
ਉਹ ਆਸਾਨੀ ਨਾਲ ਕੁਰਗਾਓ” ਤੱਕ ਪੁੱਜ ਗਿਆ, ਜੌ ਨਿਮਾਰ ਇਲਾਕੇ ਦਾਂ 
ਇਕ ਵੀਰਾਨ ਸ਼ਹਿਰ ਸੀ । ਇਥੋ” ਹੌਲਕਰ ਦੀ ਫ਼ੌਜ ਦੇ ਕ੍ਰਝ ਬਾਗ਼ੀ ਦਸਤੇ ਉਸ 
ਨਾਲ ਸਾਮਿਲ ਹੋ ਗਏ । 


ਸੁਫ਼ਨਾ, ਜੋ ਪੁਰਾ ਨਾ ਹੋਇਆ : 

ਇਹਨਾਂ ਸਿਪਾਹੀਆਂ ਨੂੰ ਨਾਲ ਲੈ ਕੇ ਤਾਂਤੀਆ ਨੇ 23 ਅਕਤੂਬਰ ਨੂੰ ਬੈਬਈ- 
ਆਗਰਾ ਸੜਕ ਨੂੰ ਪਾਰ ਕਰਕੇ ਅੰਗਰੇਜੀ ਫ਼ੌਜ ਦੇ ਲਈ ਰਸਦ ਲਿਜਾਣ ਵਾਲੀਆਂ 
ਗੱਡੀਆਂ ਨੂੰ ਲੁਟਿਆ । ਟੈਲੀਗਰਾਫ਼ ਦੀਆਂ ਤਾਰਾਂ ਕੱਟ ਦਿਤੀਆਂ । ਹੁਣ ਉਹ 
ਬੜੌਦਾ ਤੇ ਹਮਲਾ ਕਰਨਾ ਚਾਹੁੰਦਾ ਸੀ, ਜਿਥੋ` ਦਾ ਰਾਜਾ ਮਰਾਠਾ ਸੀ, ਤੇ ਨਾਨਾ 
ਨਾਲ ਹਮਦਰਦੀ ਰਖਦਾ ਸੀ । ਪਰ ਤਾਂਤੀਆ ਦੀ ਇਸ ਚਾਲ ਦਾ ਅੰਦਾਜ਼ਾ ਲਗਾ ਕੇ 
ਅੰਗਰੇਜ਼ਾਂ ਨੇ ਉੱਸ ਨੂੰ ਫੜਨ ਵਾਸਤੇ ਚੌਹੀ` ਪਾਸੀ” ਫ਼ੌਜ ਦਾ ਜਾਲ ਫੈਲਾ ਦਿਤਾ 
ਸੀ । ਗੁਜਰਾਤ ਵਲ ਤਾਂਤੀਆ ਨੂੰ ਅੱਗੇ ਆਉਂਣ ਤੋ" ਰੋਕਣ ਵਾਸਤੇ ਰਾਬਰਟ 
ਮੌਜੂਦ ਸੀ । ਪੂਰਬ ਵਿਚ ਪਾਰਕੇ ਸੀ । ਹਿਲ ਨੇ ਪੱਛਮ ਵਲ ਖਾਨਦੇਸ਼ ਤੇ ਪੜਾਅ 
ਕੀਤਾ ਹੋਇਆ ਸੀ । ਨਰਬਦਾ ਦੇ ਦੂਜੋ ਪਾਸੇ ਸੂਥਰਲੈ'ਡ ਆਪਣੇ ਦਸਤਿਆਂ ਨਾਲ਼ 
ਮੌਜੂਦ ਸੀ । ਨਰਬਦਾ ਦੀ 50 ਗਜ਼ ਦੀ ਚੌੜਾਈ ਤਾਂਤੀਆ ਤੇ ਸੂਥਰਲੈ'ਡ ਦੇ 
ਵਿਚਕਾਰ ਰੁਕਾਵਟ ਸੀ । ਦਰਿਆ ਦੇ ਕਿਨਾਰੇ ਉੱਚੇ ਅਤੇ ਮੁਸ਼ਕਲ ਸਨ । 
ਦਰਿਆ ਨੂੰ ਪਾਰ ਕਰਨਾ ਅਤੇ ਦੁਸ਼ਮਨ ਦਾ ਮੁਕਾਬਲਾ ਕਰਨਾ ਬਹੁਤ ਹੀ ਮੁਸ਼ਕਲ 
ਕੈਮ ਸੀ ਪਰ ਤਾਂਤੀਆਂ ਨੇ ਇਸ ਨੂੰ ਆਸਾਨ ਬਣਾ ਦਿਤਾ । ਦਰਿਆ ਵਿਚ ਉੱਤਰ ਕੇ 
ਉਹ ਬੜੌਦਾ ਵਲ ਰਵਾਨਾ ਹੋ ਗਿਆ । ਉਸ ਲਈ ਇਹ ਆਖ਼ਰੀ ਮੌਕਾ ਸੀ । 


, ਕਰਨਲ ਜੀ. ਬੀ, ਮਿਲੋਂਸਨ; ਉਹੀ; ਭਾਗ 1੧; ਪੰਨਾ 239-40. 


72 ਤਾਂਤੀਆ ਤੋਪੇ 


ਮਿਲੋਂਸਨ ਨੇ ਲਿਖਿਆ ਹੈ ''ਤਾਂਤੀਆ ਅਤੇ ਉਸ ਦੇ ਦਸਤਿਆਂ ਨੇ ਇਸ ਮੌਕੇ ਤੇ 
ਤੇਜ ਰਫ਼ਤਾਰੀ ਦਾ ਉਹ ਬੇਮਿਸਾਲ ਨਮੂਨਾ ਪੇਸ਼ ਕੀਤਾ, ਜਿਸ ਕਾਰਨ ਹਿੰਦੁਸਤਾਨੀ 
ਸਿਪਾਹੀ ਮਸ਼ਹੂਰ ਹਨ ਤੇ ਇਹ ਕਹਿਣਾ ਵੀ ਗ਼ਲਤ ਨਹੀ” ਹੋਵੇਗਾ ਕਿ ਦੁਨੀਆਂ ਦੇ 
ਕਿਸੇ ਵੀ ਕੋਨੇ ਦੇ ਜਾਂ ਹਿੱਸੇ ਦੇ ਸਿਪਾਹੀ ਤੇਜ਼ ਰਫ਼ਤਾਰੀ ਵਿਚ ਉਹਨਾਂ ਦਾ 
ਮੁਕਾਬਲਾ ਨਹੀ ਕਰ ਸਕਦੇ'” ।“ ਤਾਂਤੀਆ ਦਾ ਪਿੱਛਾ ਕਰਨ ਵਾਲਿਆਂ ਦੀ ਗਿਣਤੀ 
ਬਹੁਤ ਜਿਆਦਾ ਸੀ । ਉਹ ਬੜੌਦਾ ਤੋ" ਸਿਰਫ਼ 50 ਮੀਲ ਦੂਰ ਸੀ ਕਿ ਪਹਿਲੀ ਦਸੇਬਰ 
ਨੂੰ 'ਛੋਟਾ ਉਦੈਪੁਰ' ਦੇ ਕੋਲ ਪਾਰਕੇ ਨੇ ਉਸ ਦਾ ਰਾਹ ਰੌਕ ਲਿਆ । ਇਸ ਤਰ੍ਹਾਂ ਇਹ 
ਆਖ਼ਿਰੀ ਮੌਕਾ ਵੀ ਤਾਂਤੀਆ ਦੇ ਹੱਥੋ' ਨਿਕਲ ਗਿਆਂ । 


ਨਿਰਾਸ਼ ਕਰਨ ਵਾਲੇ ਹਾਲਾਤ : 

ਹੁਣ ਜਦ ਕਿ ਬੜੌਦਾ ਨੂੰ ਨਾਲ ਮਿਲਾਉਣ ਦਾ ਸੁਫ਼ਨਾ ਟੁੱਟ ਚੁਕਿਆ ਸੀ । 
ਤਾਂਤੀਆ ਅਤੇ ਰਾਓ ਸਾਹਿਬ ਨੇ ਰਾਜਸਥਾਨ ਦੇ ਦੱਖਣ) ਸਿਰੇ ਤੇ ਬਸਵਾੜਾ ਦੇ 
ਜੋਗਲਾਂ ਵਿਚ ਪਨਾਹ ਲੈ ਲਈ । ਉਹ ਉਸ ਵੋਲੋਂ ਬਹੁਤ ਪਰੇਸਾਨ ਸਨ । ਰਾਣੀ 
(ਮਲਕਾ) ਵਲੋ” ਕੀਤੇ ਗਏ ਮਾਫੀ ਦੇ ਐਲਾਨ ਦਾ ਫ.ਇਦਾ ਚੁਕਦੇਂ ਹੋਏ ਬਾਂਦਾ ਦਾ 
ਨਵਾਬ ਉਹਨਾਂ ਦਾ ਸਾਥ ਛੱਡ ਕੇ ਅੰਗਰੇਜਾਂ ਸਾਹਮਣੇ ਹਥਿਆਰ ਸੁੱਟ ਚੁਕਿਆ 
ਸੀ। ਉਹ ਚੌਹੀ` ਪਾਸੀ` ਘਿਰੇ ਹੋਏ ਸਨ । ਰਾਬਰਟਸ ਪੱਛਮ ਵਲੋ” ਜੋਗਲ ਦ 
ਨਿਗਰਾਨੀ ਕਰ ਰਿਹਾ ਸੀ । ਮਹੂ ਤੋ ਕਰਨਲ ਸੋਮਰਸਟ ਨੂੰ ਜੋਗਲ ਦੇ ਪੂਰਬੀ 
ਅਤੇ ਦੱਖਣ ਪੂਰਬ ਦੀ ਨਿਗਰਾਨੀ ਲਈ ਭੋਜ ਦਿਤਾ ਗਿਆ ਸੀ । ਨਰਬਦਾ ਦਾ 
ਦੱਖਣੀ ਕਿਨਾਰਾ ਪਹਿਲਾਂ ਹੀ ਬੈਦ ਕਰ ਦਿਤਾ ਗਿਆ ਸੀ ਪਰ ਇਹਨਾਂ ਦੋਹਾ 
ਯੋਧਿਆਂ ਨੇ ਫਿਰ ਵੀ ਹਾਰ ਨਾ ਮੰਨੀ । ਉਹਨਾਂ ਨੌ ਆਪਣੇ ਚੌਹਾ ਪਾਸਿਆਂ ਦੇ 
ਫ਼ੌਜੀ ਘੋਰਿਆਂ ਨੂੰ ਤੋੜ ਦਿਤਾ ਤੇ ਮੋਵਾੜ ਪੁੱਜ ਗਏ । ਤਾਂ ਕਿ ਉਥੋਂ” ਦੇ ਰਾਜਾ 
ਅਤੇ ਉੱਸ ਦੇ ਸਰਦਾਰ ਕੇਂਸਰੀ ਸਿੰਘ ਦੇ ਮਤਭੇਦਾਂ ਦਾ ਫ਼ਾਇਦਾ ਉਠਾ ਸਕਣ । 
ਕੇਸਰੀ ਸਿੰਘ ਨੇ ਉਹਨਾਂ ਦੀ ਸਹਾਇਤਾ ਕੀਤੀ ਤੇ ਉਹਨਾਂ ਲਈ ਰਸਦ ਆਦਿ ਦਾ 
ਪ੍ਰਬੋਧ ਕੀਤਾ । ਭੀਲਵਾੜੇਂ ਦੇ ਰਹ ਤੋ” ਜਾ ਕੇ ਤਾਂਤੀਆ ਨੇ ਪਰਤਾਪਗੜ੍ਹ ਤੇ ਮੁੜ 
ਹਮਲਾ ਕੀਤਾ 1 ਉਹ ਪਹਿਲਾਂ ਵੀ ਇਕ ਵੇਰ ਪਰਤ'ਪਗੜ੍ਹ ਨੂੰ ਆਪਣੇ ਹਮਲੇ ਦਾ 
ਸ਼ਿਕਾਰ ਬਣਾ ਚੁੱਕੇ ਸਨ ਪਰ ਇਥੋ” ਦੇ ਸਿਪਾਹੀਆਂ ਨੇ ਵੀ ਉਹਨਾਂ ਨੂੰ ਕਿਸੇ ਤਰ੍ਹਾ 
ਦਾ ਮੌਕਾ ਨਾ ਦਿਤਾ ਤੇ ਮੱਜਰ ਰੱਕ ਨੇ ਉਹਨਾਂ ਤੇ ਹਮਲਾ ਕਰ ਦਿਤਾ । ਮਾਮੂਲੀ 
ਝੜਪ ਪਿੱਛੋ ਤਾਂਤੀਆ ਹਾਰ ਕੇ ਜ਼ੀਰਾਪੁਰ ਪੱਜਿਆ ਪਰ ਮਹੂ ਤੋਂ ਆਏ ਹੋਏ 
ਬੈਨਸਨ ਦੇ ਦਸਤਿਆਂ ਨੇ 29 ਦਸੰਬਰ ਨੂੰ ਤਾਂਤੀਆ ਨੂੰ ਇਥੋ ਭੱਜਣ ਤੇ ਵੀ 
ਮਜਬੂਰ ਕਰ ਦਿਤਾ । 


1. ਮਿਲੇਂਸਨ; ਉਹੀ; ਭਾਗ 111; ਪੰਨਾ 350. 


ਲੰਮੀ ਦੌੜ 73 


ਤਾਂਤੀਆ ਦੀ ਨਵੀ ਏਕਤਾ : 


1859 ਦੇ ਸ਼ੁਰੂ ਵਿਚ ਤਾਂਤੀਆ ਨੇ ਆਪਣੀਆਂ ਕਾਰਵਾਈਆਂ ਰਾਜਪੂਤਾਨੇ ਦੇ 
ਰਾਜ ਕੌਟੇ ਦੇ ਇਲਾਕੇ ਵਿਚ ਸ਼ੁਰੂ ਕਰ ਦਿਤੀਆਂ । ਹੁਣ ਉਹਨਾਂ ਨੂੰ ਦੋ ਨਵੇ" ਸਾਥੀ 
ਮਿਲ ਗਏ ਸਨ, ਮਾਨ ਸਿੰਘ ਅਤੇ ਫ਼ਿਰੌਜ਼ਸ਼ਾਹ, ਜੌ ਉਹਨਾਂ ਦੀ ਸਹਾਇਤਾ ਕਰ 
ਰਹੋਂ ਸਨ । ਮਾਨ ਸਿੰਘ ਨਾਰਵਾੜ ਵੀ ਰਾਜਪੂਤ ਸਰਦਾਰ ਸੀ । ਉਂਸ ਦਾ ਅੰਗਰੇਜ਼ੀ 
ਸਰਕਾਰ ਨਾਲ ਕੋਈ ਝਗੜਾ ਨਹੀ ਸੀ ਪਰ ਉਹ ਸਿੰਧੀਆ ਦਾ ਦੁਸ਼ਮਨ ਸੀ । 
ਕਿਉਕਿ ਸਿੰਧੀਆ ਨੋ ਮਾਨ ਸਿੰਘ ਦੇ ਚਾਚਾ ਦੀ ਮੌਤ ਮਗਰੋਂ ਉਸ ਨੂੰ ਉਸ ਦੀ 
ਜਾਇਦਾਦ ਤੋ ਬੇਦਖਲ ਕਰ ਦਿਤਾ ਸੀ, ਜਿਸ ਦਾ ਉਹ ਕਾਨੂੰਨੀ ਵਾਰਿਸ ਸੀ । 
ਇਸ ਬੇਇਨਸਾਫ਼ੀ ਨਾਲ ਗੁੱਸੇ ਵਿਚ ਆ ਕੇ ਉਸ ਨੇ ਚਾਰ ਸੌ ਸਿਪਾਹੀਆਂ ਦਾ 
ਇਕ ਦਸਤਾ ਤਿਆਰ ਕਰਕੇ ਜਬਰਦਸਤੀ 'ਪਉੜੀ' ਦੇ ਕਿਲ੍ਹੇ ਤੇ ਕਬਜ਼ਾ ਕਰ 
ਲਿਆ ਸੀ । ਪਰ _ਨੰਪੀਅਰ ਨੇ ਕਿਲ੍ਹੇ ਤੇ ਹਮਲਾ ਕਰਕੇ ਉਸ ਨੂੰ ਉਥੋ” ਕੱਢ 
ਦਿਤਾ ਸੀ ਇਸ ਲਈ ਹੁਣ ਉਹ ਅੰਗਰੇਜ਼ਾਂ ਦਾ ਵੀ ਦੁਸ਼ਮਨ ਹੋ ਗਿਆ ਸੀ ਅਤੇ 
ਨਵੇ ਸਾਲ ਦੇ ਸੁਰੂ ਹੋਣ ਤੋਂ` ਥੋੜ੍ਹੇ ਦਿਨ ਪਹਿਲਾਂ ਨਾਹਰਗੜ੍ਹ ਵਿਚ ਤਾਤੀਆ ਨਾਲ 
ਮਿਲ ਗਿਆਂ । 

ਸਹਿਜਾਦਾ ਫਿਰੋਜਸ਼ਾਹ ਮੁਗਲਾ ਦੇ ਸਾਹੀ ਖਾਨਦਾਨ ਦਾ ਮੈਬਰ ਸੀ ਤੇ ਅੱਵਧ 


(5 


ਤੋ` ਫਰਾਰ ਹੋਇਆ ਸੀ ਤੇ ਗੈਗਾ ਨੁੰ ਪਾਰ ਕਰਕੇ ਉਹ ਰਾਬਰਟਸ ਦੀ ਫ਼ੌਜ ਨੂੰ 


ਧੋਖਾ ਦੇ ਕੇ ਕਾਲਪੀ ਵਲ ਰਵਾਨਾ ਹੋ ਗਿਆ ਸੀ ਪਰ ਰੇਨਾਡ ਵਿਚ ਨੈਪੀਅਰ ਨੇ 
ਆਖਿਰਕਾਰ ਉੱਸ ਨੂੰ ਫੜ ਹੀ ਲਿਆ ਪਰ ਉਥੋ` ਉਹ ਆਪਣੀ ਟੁੱਟੀ ਹੋਈ ਫ਼ੌਜ ਨੂੰ 
ਲੈ ਕੇ ਫਰਾਰ ਹੋ ਗਿਆ ਅਤੇ ਅਰੌਨੀ ਦੇ ਜੋਗਲਾਂ ਜਵਚ ਛਿਪ ਗਿਆ । ਚੌਬਲ ਅਤੇ 
ਨਰਬਦਾ ਨੂੰ ਪਾਰ ਕਰਕੇ ਤਾਂਤੀਆਂ ਨੇ ਜੋ ਜਬਰਦਸਤ ਕਾਰਨਾਮਾ ਦਿਖਾਇਆ ਸੀ, 
ਉਸ ਦੀ ਖਬਰ ਪਾ ਕੇ ਫਿਰੋਜ਼ਸ਼ਾਹ ਉਸ ਕੌਲ ਆਇਆ ਸੀ । 


ਹਰ ਥਾਂ ਮੌਜੂਦ ਤਾਂਤੀਆ : 

ਜਿਸ ਵੇਲੇ ਤਾਂਤੀਆ ਨੂੰ ਮੁਗ਼ਲ ਸ਼ਹਿਜ਼ਾਦਾ ਦੇ ਪ੍ਰੋਗਰਾਮ ਦਾ ਪਤਾ ਚਲਿਆ 
ਤਾਂ ਉਹ ਹਰ ਪਸਿਓ” ਘਿਰ ਚੁਕਿਆ ਸੀ ਤੇ ਬੱਚ ਨਿਕਲਣਾ ਮੁਸ਼ਕਲ ਦਿਖਾਈ 
ਦਿੰਦਾ ਸੀ ਪਰ ਤਾਂਤੀਆ ਆਪਣੇ ਦੁਸ਼ਮਨਾਂ ਤੋ ਜ਼ਿਆਦਾ ਚਾਲਾਕ ਸੀ । ਦੁਸ਼ਮਨ 
ਦੀਆਂ ਅੱਖਾਂ ਵਿਚ ਘੱਟਾ ਪਾ ਕੇ ਉਹ ਪ੍ਰਤਾਪਗੜ੍ਹ ਦੇ ਲਾਗੇ ਇਕ ਤੇਗ ਜਿਹੀ 
ਘਾਟੀ ਰਾਹੀ` ਜੈਗਲ ਵਿਚੋ ਬਾਹਰ ਨਿਕਲ ਗਿਆ ਤੇ ਇੰਦਰਗੜ੍ਹ ਪੁੱਜ ਕੇ 
ਜਨਵਰੀ ਵਿਚ ਸ਼ਹਿਜ਼ਾਦੇ ਨਾਲ ਜਾ ਮਿਲਿਆ । ਤਾਂਤੀਆ ਦੇ ਜੈਗਲ `ਚੋਂ ਭੱਜਣ ਤੇ 
ਟਿੱਪਣੀ ਕਰਦੇ ਹੋਏ ਅਖਬਾਰ 'ਟਾਈਮਜ਼' ਨੇ ਆਪਣੇ 18 ਜਨਵਰੀ ਦੇ ਪ੍ਰਕਾਸ਼ਨ 
ਵਿਚ ਲਿਖਿਆ "'ਤਾਂਤੀਆ ਤੋਂਪੇ ਹਰ ਥਾਂ ਮੌਜੂਦ ਦਿਖਾਈ ਦਿੰਦਾ ਰੈ । ਤਕਰੀਬਨ 
ਅੱਧੀ ਦਰਜਨ ਫੌਜੀ ਦਸਤੇ ਉਸ ਦਾ ਪਿੱਛਾ ਕਰ ਰਹੇ ਹਨ ਫਿਰ ਵੀ ਉਹ ਹਰ ਵੇਰ 


74 ਤਾਂਤੀਆ ਤੋਪੋ 


ਕੇ ਨਿਕਲ ਜਾਂਦਾ ਹੈ । ਬਹੁਤ ਸਾਰੋਂ ਰਾਜੇ ਅਤੇ ਸਰਦਾਰ ਉਂਸ ਦੇ ਦੋਸਤ 
ਹਨ । ਇਸ ਕਾਰਨ ਉਸ ਦਾ ਪਿੱਛਾ ਕਰਨ ਅਤੇ ਗ੍ਰਿਫ਼ਤਾਰ ਕਰਨ ਵਿਚ ਮੁਸ਼ਕਲ 
ਧੈੱਦੀ ਹੈ ।” 

ਇਹਨਾਂ ਦੋਹਾਂ ਸ਼ਹਿਜ਼ਾਦਿਆ ਦੀ ਫ਼ੌਜ ਦੇ ਆ ਮਿਲਣ ਮਗਰੋ ਵੀ ਤਾਂਤੀਆ 
ਦੀਆਂ ਮੁਸ਼ਕਲਾਂ ਉਵੇਂ ਹੀ ਬਰਕਰਾਰ ਰਹੀਆਂ । ਜਦ ਉਸ ਢਾ ਪਿੱਛਾ ਕੀਤਾ ਜਾ 
ਰਿਹਾ ਸੀ, ਉਸ ਵੇਲੋਂ ਬਹੁਤ ਸਾਰੀ ਫ਼ੌਜ ਉਸ ਤੋ ਵੱਖ ਹੋ ਗਈ । ਜਿਸ ਦਾ ਨਤੀਜਾ ` 
ਇਹ ਹੋਇਆ ਕਿ ਦੋਹਾਂ ਸ਼ਹਿਜ਼ਾਦਿਆਂ ਦੀ ਫ਼ੌਜ ਨੂੰ ਮਿਲਾ ਕੇ ਵੀ ਉਸ ਕੌਲ 
ਸਿਰਫ਼ 2 ਹਜ਼ਾਰ ਸਿਪਾਹੀ ਸਨ । ਦੁਸ਼ਮਨ ਨੇ ਵਿੰਦਰਗੜ੍ਹ ਦੇ ਚੌਹੀ ਪਾਸੀ' ਆਪਣਾ 
ਘੇਰਾ ਮਜਬੂਤ ਕਰ ਲਿਆ ਸੀ । ਹੁਣ ਉਸ ਦੇ ਬੱਚ ਨਿਕਲਣ ਦੀ ਕੋਈ ਸੂਰਤ 
ਨਹੀ” ਸੀ । ਉੱਤਰ ਵਿਚ ਨੈਪੀਅਰ ਨੇ ਉਸ ਦਾ ਰਾਹ ਰੋਕਿਆ ਹੋਇਆ ਸੀ । 
ਉੱਤਰ-ਪੂਰਬ ਵਿਚ ਸ਼ਾਵਰਜ਼, ਪੂਰਬ ਵਿਚ ਸੋਮਰਸਟ, ਦੱਖਣ-ਪੂਰਬ ਵਿਚ ਸਮਿੱਥ, 
ਦੱਖਣ ਵਿਚ ਮਕਾਇਲ ਅਤੇ ਪੱਛਮ ਵਿਚ ਨਸੀਰਾਬਾਦ ਪਲਟਨ ਹੋਨਰ ਦੀ ਨਿਗਰਾਨੀ 
ਵਿਚ ਆਪਣੀਆਂ ਆਪਣੀਆਂ ਦਿਸ਼ਾਵਾਂ ਵਿਚ ਮੌਜੂਦ ਸਨ । 

ਪਰ਼ ਜਿਵੇ` ਕਿ ਸੇਨ ਨੇ ਕਿਹਾ ਹੈ ਕਿ ਤਾਂਤੀਆ ਨੇ ਇਹਨਾਂ ਸਾਰੋ ਅੰਗਰੇਜ਼ੀ 
ਜਰਨੈਲਾਂ ਨੂੰ ਤਿਗਨੀ ਦਾ ਨਾਚ ਨਚਾਇਆ ਹੋਇਆ ਸੀ । ਇਹਨਾਂ ਵਿਚੋ ਹਰ ਕੋਈ 
ਚਾਹੁੰਦਾ ਸੀ ਕਿ ਤਾਂਤੀਆ ਦੀ ਗ੍ਰਿਫਤਾਰੀ ਦਾ ਸਿਹਰਾ ਉਸ ਦੇ ਸਿਰ ਤੇ ਬੱਝੇ ॥ 
ਹਾਨਰ ਉਸ ਵੇਲੇ ਕਿੰਨਾ ਨਿਰਾਸ਼ ਹੋਇਆ ਹੋਂਵੇਗਾ ਜੱਦ ਉਸ ਨੂੰ ਇਹ ਪਤਾ 
ਚਲਿਆ ਹੋਵੇਗਾ ਕਿ ਤਾਂਤੀਆ ਉਸ ਦੇ ਇੰਦਰਗੜ੍ਹ ਪੁੱਜਣ ਤੋ ਸਿਰਫ਼ ਇਕ ਦਿਨ 
ਪਹਿਲਾਂ ਗ਼ਾਇਬ ਹੋ ਚੁਕਿਆ ਹੈ । ਪਰ 14 ਜਨਵਰੀ ਨੂੰ ਅਚਾਨਕ ਸ਼ਾਵਰਜ਼ ਦੀ 
ਦੀਵਾਸ ਵਿਚ ਤਾਂਤੀਆ ਨਾਂਲ ਮੁਠਭੇਂੜ ਹੋ ਗਈ ਤੇ ਤਾਂਤੀਆ ਦਾ ਜੈਪੁਰ ਦਾ ਰਾਹ 
ਬਦ ਹੋ ਗਿਆ । ਸ਼ਾਵਰਜ਼ ਦੇ ਦਸਤਿਆਂ ਹੱਥੋਂ ਤਾਂਤੀਆ ਦੇ ਸਿਪਾਹੀਆਂ ਦੀ ਵੱਡੀ 
ਸੈਖਿਆ ਖ਼ਤਮ ਹੋ ਚੁੱਤੀ ਸੀ ਪਰ ਤਾਂਤੀਆ ਨੂੰ ਗ੍ਰਿਫ਼ਤਾਰ ਕਰਨ ਵਿਚ ਉਸ ਨੂੰ ਫਿਰ 
ਵੀ ਕਾਮਯਾਬੀ ਨਹੀਂ ਮਿਲੀ । ਪਰ 

ਮਿਲੇਸਨ ਲਿਖਦਾ ਹੈ "ਤਾਂਤੀਆ ਦਾ ਬੱਚ ਨਿਕਲਣਾ ਕਿਸੇ ਕਮਾਲ ਤੋ" ਘੱਟ 
ਨਹੀਂ' ।'' ਤੇ 'ਟਾਈਮਜ਼' ਨੇ ਆਪਣੇ 20 ਜਨਵਗੀਂ ਦੇ ਪ੍ਰਕਾਸ਼ਨ ਵਿਚ ਸਰਕਾਰ ਦੀ 
ਕੜੀ ਆਲੋਚਨਾ ਕਰਦਿਆਂ ਲਿਖਿਆ "ਰਾਜ ਦਾ ਹਰ ਆਗੂ ਇਹ ਜਾਨਣ ਦਾ 
ਦਾਵਾ ਕਰਦਾ ਹੈਂ ਕਿ ਤਾਂਤੀਆ ਪਿਛਲੋਂ ਦਿਨੀ” ਕਿੱਥੇ ਸੀ ! ਇਸ ਦੇ ਬਾਵਜੂਦ . 
ਉਹ ਅਗਲੇ ਦਿਨ ਕਿਸੇ ਐਸੀ ਦੂਰ ਥਾਂ ਤੇ ਮਿਲਦਾ ਸੀ, ਜਿਥੋਂ ਏਨੇ ਥੋੜੇ ਸਮੇ" 
ਵਿਚ ਪੁੱਜਣਾ ਬਹੁਤ ਹੀ ਮੁਸ਼ਕਿਲ ਹੁੰਦਾ ਸੀ । ਸ਼ਾਇਦ ਉਹ ਤਾਂਤੀਆ ਨੂੰ ਮੁਰਗਾਬੀ 
ਸਮਝਦੇ ਹੋਣ ਜੋ ਪਾਣੀ ਵਿਚ ਡੁਬਕੀ ਲਗਾਣ ਮਗਰੋ” ਐਸੀ ਥਾਂ ਤੇ ਨਿਕਲਦੀ ਹੈ, 
ਜਿਸ ਦਾ ਖ਼ਿਆਲ ਵੀ ਨਹੀ? ਕੀਤਾ ਜਾ ਸਕਦਾ । 

ਤਾਂਤੀਆ ਫਿਰੋਂਜ਼ਸ਼ਾਹ ਨੂੰ ਨਾਲ ਲੈ ਕੇ ਇਕ ਰਾਜਪੂਤ ਰਿਆਸਤ ਦੀ ਰਾਜਧਾਨੀ 
ਸੀਕਰ ਪੁੱਜਿਆ । ਉਹਨਾਂ ਦੇ ਪੁੱਜਦਿਆਂ ਹੀ ਕਰਨਲ ਹੌਮ ਦੇ ਦਸਤਿਆਂ ਨੇ 


ਲੋਮੀ ਦੌੜ 75 


ਊਹਨਾਂ ਤੇ ਹਮਲਾ ਕਰ ਦਿਤਾ । ਸੀਕਰ ਦੀ ਲੜਾਈ ਅੰਗਰੇਜੀ ਫ਼ੌਜ ਨਾਲ ਤਾਂਤੀਆ 
ਦੀ ਆਖ਼ਗੀ ਲੜਾਈ ਸੀ । 

ਸੀਕਰ ਵਿਚ ਹਾਰਨ ਮਗਰੋ ਬਾਗ਼ੀ ਇਧਰ-ਉਧਰ ਬਿਖਰ ਗਏ । 600 ਸਿਪਾਹੀਆਂ 
ਨੇ ਬੀਕਾਨੇਰ ਦੇ ਰਾਜਾ ਦੇ ਸਾਹਮਣੇ ਹਥਿਆਰ ਸੁੱਟ ਦਿਤੇ ਤੇ ਦੋਹਾਂ ਸ਼ਹਿਜ਼ਾਦਿਆਂ 
ਦੀ ਮਾਫ਼ੀ ਲਈ ਵੀ ਅੰਗਰੇਜ਼ਾਂ ਨਾਲ ਗੱਲਬਾਤ ਸੁਰੂ ਕੀਤੀ । ਬਹੁਤ ਸਾਰੇ ਦੂਜੇ 
ਛੌਟੇ ਮੋਟੇ ਸਰਦਾਰ ਪਹਿਲਾਂ ਹੀ ਉਹਨਾਂ ਨਾਲੋਂ` ਵੱਖ ਰੋ ਚੁੱਕੇ ਸਨ ਤੇ ਇਹ ਗੱਲ 
ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਸੀ ਕਿ ਆਜ਼ਾਦੀ ਦੀ ਇਹ ਕੋਸ਼ਿਸ਼ ਨਾਕਾਮ ਹੋ 
ਚੁੱਕੀ ਸੀ ਤੇ ਹੁਣ ਉਹ ਜ਼ਿਆਦਾ ਦੇਰ ਤੱਕ ਦੁਸ਼ਮਨ ਤੋ" ਬੱਚ ਕੇ ਨਹੀ ਸਨ ਰਹਿ 
ਸਕਦੇ । ਹੁਣ ਉਹਨਾ ਲਈ ਇਕ ਹੀ ਰਾਹ ਸੀ, ਜਿਸ ਨੂੰ ਉਹਨਾਂ ਨੇ ਅਪਨਾਇਆ । 
ਛੋਟੀਆਂ-ਛੋਟੀਆਂ ਟੁਕੜੀਆਂ ਦੀਆਂ ਸ਼ਕਲਾਂ ਵਿਚ ਸੈਘਣੇ ਜੈਗਲਾਂ ਅਤੇ ਘਾਟੀਆਂ 
ਵਿਚ ਦੁਸ਼ਮਨਾਂ ਨਾਲ ਅੱਖ-ਮਿਚੌਲੀ ਖੇਡਦੇ ਰਹੇ । ਇਹਨਾਂ ਹਾਲਤਾਂ ਵਿਚ 
ਤਾਂਤੀਆਂ ਨੇ ਰਾਓ ਸਾਹਿਬ ਅਤੇ ਫਿਰੋਜ਼ਸ਼ਾਹ ਨੂੰ ਅਲਵਿਦਾ ਆਖਣ ਦਾ ਫ਼ੌਸਲਾ 
ਕੀਤਾ 1 ਦੋ ਰਸੋਈਏ, ਇਕ ਨੌਕਰ, ਤਿੰਨ ਘੋੜੇ ਅਤੇ ਇਕ ਟੱਟੂ ਦੇ ਨਾਲ ਉਹ 
ਆਪਣੇ ਕਾਮਰੇਡ ਮਾਲਿਕ ਰਾਓ ਸਾਹਿਬ, ਜੋ ਉਸ ਦਾ ਸਾਥੀ ਵੀ ਸੀ, ਨਾਲੋ” 
ਵਿੱਛੜ ਗਿਆ । ਕਾਲਪੀ ਦੀ ਜਿੱਤ ਮਗਰੋਂ ਹ੍ੰਣ ਤੱਕ ਦੇ ਲੰਮੇਂ ਸਮੇ ਤੱਕ ਦੋਹਾ 
ਦਾ ਸਾਬ ਰਹਿਣ ਮਗਰੋ" ਇਸ ਤਰ੍ਹਾਂ ਇਕ ਦੂਜੇ ਤੋ” ਵੱਖ ਹੋਣਾ ਦੋਹਾਂ ਲਈ ਬਹੁਤ 
ਤਕਲੀਫ਼ ਦੇਹ ਗੱਲ ਸੀ ( ਉਹਨਾਂ ਦੀ ਇਹ ਜੁਦਾਈ ਹਮੇਸ਼ਾ ਲਈ ਸੀ ਕਿਉਕਿ 
ਦੋਹਾਂ ਦੀ ਕਿਸਮਤ ਵਿਚ ਸੂਲੀ ਤੇ ਚੜ੍ਹਨਾ ਲਿਖਿਆ ਹੋਇਆ ਸੀ । 

ਤਾਂਤੀਆ ਆਪਣੇ ਇਸ ਛੋਟੇ ਜਿਹੇਂ ਕਾਫ਼ਿਲੇ ਨਾਲ ਪਾਰੋਂ' ਦੇ ਜੈਗਲਾਂ ਵਿਚ 
ਚਲੋਂ ਗਏ, ਜਿਥੇ ਮਾਨ ਸਿੰਘ ਛੁਪਿਆ ਹੋਇਆ ਸੀ । ਦੋਵੇਂ ਸ਼ਹਿਜ਼ਾਦੇ ਦੁਸ਼ਮਨਾਂ ਦੇ 
ਹਮਲਿਆਂ ਤੋਂ ਬਚਦੇ ਬਚਾਉੱਦੇ ਕਿਸੀ ਤਰ੍ਹਾਂ ਸਿਰੋਜ ਦੇ ਜੈਗਲ ਵਿਚ ਪੁੱਜ ਕੇ 
ਛੁੱਪ ਗਏ । ਪਰ ਇਥੇ ਵੀ ਉਹਨਾਂ ਨੂੰ ਚੈਨ ਨਾਲ ਬੈਠਣਾ ਨਸੀਬ ਨਾ ਹੋਇਆ । 
ਬਗ਼ਾਵਤ ਦੀ ਆਖ਼ਿਰੀ ਨਿਸ਼ਾਨੀ ਨੂੰ ਵੀ ਮਿਟਾਉਣ ਦੀ ਧੁੰਨ ਵਿਚ ਅੰਗਰੇਜ਼ੀ ਫ਼ੌਜ ਨੇ 
ਜੈਗਲ ਦੇ ਚੱਪੇ-ਚੱਪੇ ਦੀ ਤਲਾਸ਼ੀ ਕਰਨੀ ਸ਼ੁਰੂ ਕਰ ਦਿਤੀ ਪਰ ਰਾਓ ਸਾਹਿਬ 
ਅਤੇ ਫਿਰੋਜ਼ਸ਼ਾਹ ਦਾ ਕੁਝ ਪਤਾ ਨਾ ਚਲਿਆ । ਉਹਨਾਂ ਦਾ ਉਸ ਵੇਲੇ ਤੱਕ 
ਕੋਈ ਪਤਾ ਨਗੀ` ਚਲ ਸਕਿਆ ਜਦ ਤੱਕ ਬਗ਼ਾਵਤ ਪੂਰੀ ਤਰ੍ਹਾਂ ਕੁਚਲ ਨਾ 
ਦਿਤੀ ਗਈ । 


ਤਾਂਤੀਆ ਰਾਬਿਨ ਹੁੱਡ ਦੇ ਰੂਪ ਵਿਚ : 

ਤਾਂਤੀਆ ਕੁਝ ਦਿਨਾਂ ਤੱਕ ਪਾਰੋ ਦੇ ਜੈਗਲਾਂ ਵਿਚ ਆਜ਼ਾਦੀ ਨਾਲ ਘੁੰਮਦਾ 
ਰਿਹਾ । ਪਿੱਛਲੇ 8 ਮਹੀਨਿਆਂ ਵਿਚ ਤਾਂਤੀਆ ਤੇ ਉਹਨਾਂ ਦਾ ਪਿੱਛਾ ਕਰਨ 
ਵਾਲਿਆਂ ਨੂੰ ਇਕ ਪੱਲ ਵੀ ਆਰਾਮ ਨਾਂ ਮਿਲਿਆ । ਸਿਲਵੇਸਟਰ ਦੇ ਅਨੁਸਾਰ 
ਤਾਂਤੀਆਂ ਨੇ ਅੰਗਰੇਜ਼ ਅਫ਼ਸਰਾਂ ਤੇ ਜਰਨੈਲਾਂ ਨੂੰ ਆਪਣੀਆਂ ਉੱਗਲਾਂ ਤੇ ਨਚਾਇਆ, 
ਉਹਨਾਂ ਦੀਆਂ ਨੀਦਾਂ ਹਰਾਮ ਕਰ ਦਿਤੀਆਂ । 


76 ਤਾਂਤੀਆ ਤਪੇ 


ਸਿਲਵੈਸਟਰ ਨੇ ਤਾਂਤੀਆ ਦਾ ਮੁਕਾਬਲਾ ਰਾਬਿਨ ਹੁੱਡ ਨਾਲ ਕੀਤਾ ਹੈ । 
ਤਾਂਤੀਆ ਦੀ ਸਵਾਰ ਫ਼ੌਜ ਵਿਚ ਆਦਿਵਾਸੀ, ਡਾਕੂ, ''ਚੇਗੇ ਨਿਸ਼ਾਨੇਬਾਜ਼ ਅਤੇ 
ਜਗਲੀ ਲੜਾਈ ਵਿਚ ਮਾਹਿਰ ਸ਼ਾਮਿਲ ਸਨ । ਇਹ ਸਾਰੇ ਲੋਕ ਹਰ ਵੇਲੇ ਹਰੇਂ 
ਕਪੜੇ ਪਾਈ ਰਖਦੇ ਸਨ ਤੇ ਅਕਸਰ ਉਠਾਂ ਅਤੇ ਗੱਧਿਆ ਤੇ ਸਵਾਰ ਰਹਿੰਦੇ ਸਨ 
ਇਹਨਾਂ ਦੇ ਪੈੜ ਕਿਤੇ ਵੀ ਨਜਰ ਨਹੀ ਆਉਦੇ ਸਨ । ਪਬਰੀਲੇਂ ਰਾਹਾਂ ਤੇ ਟੁਰਦੇ 
ਸਮੇ ਉਹਨਾਂ ਦੇ ਖੁਰਾਂ ਨੂੰ ਜ਼ਖ਼ਮੀ ਹੋਣ ਤੋ ਬਚਾਉਣ ਲਈ ਉਹਨਾਂ ਤੇ ਗੁਦੜ ਦੀਆ 
ਪੱਟੀਆਂ ਲਪੇਟ ਦਿਤੀਆਂ ਜਾਂਦੀਆਂ ਸਨ । ਰਾਤ ਵੇਲੇ ਇਹ ਲੋਕੀ ਜੈਗਲ ਦੇ 
ਕਿਸੀ ਸੰਘਣੇ ਹਿੱਸੇ ਜਾਂ ਕੱਛਾਰ ਵਿਚ ਡੇਰਾ ਲਾਉ'ਦੇ ਸਨ ਤੇ ਉਥੋਂ ਹੀ ਰੋਟੀ 
ਪਕਾਉਦੇ, ਖਾਂਦੇ ਅਤੇ ਆਰਾਮ ਕਰਦੇ । ਪਰ ਇਕ ਦੋ ਆਦਮੀ ਹਮੇਸਾ ਪਹਿਰਾ 
ਦਿੰਦੇ ਰਹਿੰਦੇ ਤਾਂ ਕਿ ਉਹਨਾਂ ਤੇ ਕੋਈ ਹਮਲਾ ਕਰੇ ਤਾਂ ਉਹਨਾਂ ਨੂੰ ਖਬਰਦਾਰ ਹੋਣ 
ਦਾ ਮੌਕਾ ਮਿਲ ਸਕੇ । ਕਦੇ-ਕਦੇ ਤਾਂ ਉਹ ਹਫਤਿਆਂ ਤਾਈ ਨਜਰ ਨਾ ਆਉ ਦੇ । 
ਜੇ ਕਦੇ ਅੰਗਰੇਜ਼ੀ ਦਸਤਿਆਂ ਨਾਲ ਝੜਪ ਹੋ ਜਾਂਦੀ ਤਾਂ ਛੋਤੀ ਹੀ ਫਰਾਰ ਹ 
ਜਾਂਦੇ । ਇੰਜ ਫਰਾਰ ਹੋਣਾ ਅਸਲ ਵਿਚ ਉਂਹਨਾਂ ਦੀ ਇਕ ਚਾਲ ਸੀ ਕਿਉਕਿ 
ਫਰਾਰ ਹੈਦੇ ਸਮੋ” ਉਹ ਛੋਟੀਆਂ-ਛੋਟੀਆਂ ਟੁਕੜੀਆਂ ਵਿਚ ਵੱਟ ਜਾਦੇ । ਜਿਸ ਨੂੰ 
ਜੋ ਰਾਹ ਮਿਲਦਾ, ਭੱਜ ਨਿਕਲਦਾ । ਪਰ ਖਤਰਾ ਟਲਦਿਆਂ ਹੀ ਉਹ ਦੁਬਾਰਾ 
ਕਿਸੀ ਬਣਾਏ ਹੋਏ ਪ੍ਰੋਗਰਾਮ ਮੁਤਾਬਿਕ ਇਕ ਜਗ੍ਹਾ ਜਮ੍ਹਾ ਹੋ ਜਾਦੇ । ਸਾਡੇ ਬਹੁਤ 
ਸਾਰੇ ਵਧੀਆ ਘੂੜਸਵਾਰ ਅਫ਼ਸਰ ਉਹਨਾਂ ਦਾ ਪਿੱਛਾਂ ਕਰ ਰਹੇਂ ਸਨ ਪਰ ਉਸ 
ਪ੍ਰਤਿਭਾਵਾਨ ਨੂੰ ਗ੍ਰਿਫ਼ਤਾਰ ਨਹੀ' ਸਨ ਕਰ ਪਾਉਂਦੇ । ਜੋਂ ਮਾਨ ਸਿੰਘ ਤਾਂਤੀਆ ਨਾਲ 
ਗ਼ੱਦਾਰੀ ਕਰਕੇ ਨਾ ਗ੍ਰਿਫਤਾਰ ਕਰਵਾਉ'ਦਾ ਤਾ ਸ਼ਾਇਦ ਸਾਨੂੰ ਕਦੇ ਵੀ ਉਸ ਦੀ 
ਪੰੜ ਤੱਕ ਨਹੀ" ਸੀ ਮਿਲਣੀ'' । 


ਨਾ 


1. ਜੇ. ਐਚ. ਸਿਲਵੇਸਟਰ; ਉਹੀ; ਪੰਨਾ 198-99, 


9. ਤਾਂਤੀਆ ਦੀ ਗਿ੍‌ਫ਼ਤਾਰੀ ਅਤੇ ਫ਼ਾਂਸੀ 


ਬਾਗ਼ੀਆਂ ਦਾ ਸਭ ਤੋ ਮਹਾਨ ਅਤੇ ਆਖ਼ਰੀ ਲੀਡਰ, ਆਗੂ 'ਇਸ ਡਰਾਮੇ ਦੀ 
ਆਤਮਾ' ਅਪ੍ਰੈਲ 1859 ਦੇ ਸੁਰੂ ਤੱਕ ਤਾਂ ਆਜ਼ਾਦ ਸੀ । ਉਹ ਹਾਲੇ ਤੱਕ ਖ਼ੁਦ ਨੂੰ 
ਫ਼ਾਂਸੀ ਦੇ ਫੋਦੇ ਤੋਂ ਬਚਾਉ'ਦਾ ਰਿਹਾ ਸੀ । ਅੰਗਰੇਜੀ ਸਰਕਾਰ ਨੇ ਫੌਜ ਦੇ ਬਲਬੂਤੇ 
ਤੇ ਤਾਤੀਆ ਨੂੰ ਫੜਨ ਵਿਚ ਨਾਕਾਮ ਹੋਣ ਮਗਰੋ” ਮੱਕਾਰੀ ਅਤੇ ਚਾਲਬਾਜੀ ਦਾ 
ਸਹਾਰਾ ਲਿਆ । ਨੈਪੀਅਰ ਦੇ ਨਿਰਦੇਸਕ ਅਨੁਸਾਰ ਮੋਜਰ ਮੋਡ ਆਪਣੇ ਮਸ਼ਹੁਰ 
ਸਵਾਰ ਦਸਤੇ 'ਮੋਡਜ਼ ਹਾਰਸ” ਦੇ ਨਾਲ ਪਾਰੋ” ਦੇ ਜੈਗਲਾਂ ਨੂੰ ਛਾਣ ਮਾਰਨ ਲਈ 
ਜਾ ਚੁਕਿਆ ਸੀ, ਜਿਥੇ ਤਾਂਤੀਆ ਮਾਨ ਸਿੰਘ ਦੋ ਨਾਲ ਛੁਪਿਆ ਹੋਇਆ ਸੀ । 
ਮੇਡ ਪਹਿਲਾਂ ਗ਼ਵਾਲੀਅਰ ਦਸਤੇ ਵਿਚ ਮੋਜਰ ਸੀ ਪਰ ਜਦ ਉਸ ਦਸਤੇ ਨੇ 
ਬਗ਼ਾਵਤ ਕਰ ਦਿਤੀ ਤਾਂ ਉਹ ਉਥੋ` ਭੱਜ ਕੇ ਆਗਰ' ਆ ਗਿਆ । ਉਥੇ ਬਾਗ਼ੀਆਂ 
ਨਾਲ ਆਪਣੀਆਂ ਕਈ ਝੜਪਾਂ ਦੇ ਦੌਰਾਨ ਇਕ ਖਾਸ ਸਵਾਰ ਦਸਤਾ ਤਿਆਰ 
ਕੀਤਾ, ਜੋ 'ਮੇਡਜ਼ ਹਾਰਸ' ਦੇ ਨਾਮ ਨਾਲ ਪ੍ਰਸਿੱਧ ਹੋਇਆ । 'ਜੂਨ ਵਿਚ ਜਦ 
ਸਿੰਧੀਆ ਦੀ ਫ਼ੌਜ ਨੇ ਬਗ਼ਾਵਤ ਕੀਤੀ ਤਾਂ ਉਸ ਨੂੰ ਫਰਾਰ ਹੋ ਕੇ ਆਗਰਾ ਜਾਣਾ 
ਪਿਆ ਤਾਂ ਉਸ ਨੂੰ ਸਰ ਹਿਓਂ ਰੌਜ਼ ਦੇ ਕੈਂਪ ਤੱਕ ਪੁਚਾਣ ਦਾ ਕੌਮ ਮੋਡ ਨੂੰ ਸੌਂਪਿਆ 
ਗਿਆ ਸੀ । ਗਵਾਲੀਅਰ ਤੇ ਦੁਬਾਰਾ ਕਬਜ਼ਾ ਹੋ ਜਾਣ ਮਗਰੋ” ਹਿਓ ਰੋਜ ਨੇ ਥਾਗ਼ੀਆ 
ਨੂੰ ਕੁਚਲਨ ਦਾ ਕੈਮ ਵੀ ਉਸੇ ਨੂੰ ਹੀ ਸੰਪਿਆ ਸੀ । 


ਮਾਨ ਸਿੰਘ ਦੇ ਪਖ ਦਾ ਤਿਆਂਗ ਕਰਨ” : 

ਮਾਨ ਸਿੰਘ ਵਿਚ ਮਰਾਠਾ ਜਰਨੰਲਾਂ ਵਾਲੀ ਸਖ਼ਤੀ ਨਹੀ” ਸੀ । ਸਾਲ ਭਰ ਦੀ 
ਗੁਰੀਲਾ ਕਾਰਵਾਈ ਨੈ ਉਸ ਨੂੰ ਥਕਾ ਦਿਤਾ ਸੀ । ਉਸ ਦੇ ਦਿਮਾਗ਼ ਵਿਚ ਇਹ 
ਖ਼ਿਆਲ ਘਰ ਕਰ ਚੁਕਿਆ ਸੀ ਕਿ ਸਿੰਧੀਆ ਉਸ ਨੂੰ ਵੱਖ ਕਰ ਚੁਕਿਆ ਹੈ । 
ਇਹਨਾਂ ਹਾਲਤਾਂ ਵਿਚ ਅੰਗਰੇਜ਼ਾਂ ਨੇ ਸੋਚਿਆ “ਜੇ ਅਸੀ ਮਾਨ ਸਿੰਘ ਨੂੰ ਮਾਫ਼ 
ਕਰਨ ਦਾ ਲਾਲਚ ਦਈਏ ਤੇ ਜਾਇਦਾਦ ਦੇ ਇਕ ਹਿੱਸੇ ਦੀ ਬਹਾਲੀ ਲਈ 
ਸਿੰਧੀਆ ਨੂੰ ਵੀ ਉਸ ਦੀ ਸਿਫ਼ਾਰਿਸ਼ ਕਰੀਏ ਤਾਂ ਹੋ ਸਕਦਾ ਹੈ ਕਿ ਤਾਂਤੀਆ ਤੇ 


78 ਤਾਂਤੀਆ ਤੋਪੇ 


ਕਾਬੂ ਪਾਇਆ ਜਾ ਸਕੇ' । ਇਹ ਸੋਚ ਕੇ ਅੰਗਰੋਜ਼ਾਂ ਨੇ ਮਾਨ ਸਿੰਘ ਨੂੰ ਲਾਲਚ 
ਦੇਣ ਦਾ ਫ਼ੈਸਲਾ ਕੀਤਾ ਇਸ ਸਿਲਸਿਲੇ ਵਿਚ ਉਹਨਾਂ ਨੇ ਆਪਸ ਵਿਚ ਸਲਾਹ 
ਮਸ਼ਵਰਾ ਸੁਰੂ ਕਰ ਦਿੱਤਾ । ਇਸੇ ਦਰਮਿਆਨ ਮੇਡ ਨੇ ਮਾਨ ਸਿੰਘ ਦੀਆਂ ਰਾਣੀਆਂ 
ਅਤੇ ਦੂਜੇ ਖ਼ਾਨਦਾਨ ਦੇ ਲੋਕਾਂ ਨੂੰ ਆਪਣੇ ਕੈੱਪ ਵਿਚ ਲਿਆ ਕੇ ਰਖ ਲਿਆਂ । 
ਮਾਨ ਸਿੰਘ ਨੂੰ ਜਿਉ” ਹੀ ਇਸ ਦੀ ਖ਼ਬਰ ਪੁੱਜੀ, ਉਹ ਝੱਟ ਉਥੇ ਪੁੱਜਾ ਤੇ ਪਰੇਸ਼ਾਨ 
ਹੋ ਕੇ 2 ਅਪ੍ਰੈਲ ਨੂੰ ਅੰਗਰੇਜ਼ਾ ਦੇ ਸਾਹਮਣੇ ਹਾਜ਼ਿਰ ਹੋ ਗਿਆ । ਇਸ ਦੇ ਬਾਵਜੂਦ 
ਅੰਗਰੇਜ਼ਾਂ ਨੇ ਉਸ ਨੂੰ ਜਗੀਰ ਮੋੜਨ ਦੀ ਕੋਈ ਜ਼ਬਾਨ ਨਾਂ ਦਿਤੀ । ਜਦ ਕਿ ਉਹ 
ਇਸੀ ਜਾਇਦਾਦ ਦੇ ਜਬਤ ਕੀਤੇ ਜਾਣ ਕਾਰਨ ਬਗ਼ਾਵਤ ਕਰਨ ਨੂੰ ਤਿਆਰ 
ਹੋਇਆ ਸੀ । ਉਸ ਨੂੰ ਖ਼ਿਆਲ ਆਇਆ ਕਿ ਸਰਕਾਰ ਉਸ ਨੂੰ ਜਾਗੀਰ ਦੀ 
ਵਾਪਸੀ ਵਿਚ ਕੁਝ ਸ਼ਰਤ ਜ਼ਰੂਰ ਰਖੇਗੀ, ਜਿਸ ਵਾਸਤੇ ਉਹ ਰਾਜੀ ਨਹੀ" ਸੀ । 
ਮੋਡ ਲਿਖਦਾ ਹੈ '“ਵੱਖ-ਵੱਖ ਸਮੋ" ਲਏ ਮਾਨ ਸਿੰਘ ਦੇ ਬਿਆਨ ਤੋਂ ਪਤਾ ਚਲਦਾ 
ਹੈ ਕਿ ਉਹ ਤਾਂਤੀਆ ਤੋਪੋ ਨੂੰ ਪਕੜਾਉਣ ਵਿਚ ਮਦਦ ਕਰਨ ਦੇ ਹੱਕ ਵਿਚ ਹੈ । 
ਇਸ ਲਈ ਉਸ ਦਾ ਆਪਣਾ ਜਾਗੀਰ ਦਾ ਮਾਮਲਾ ਅੰਗਰੇਜ਼ੀ ਸਰਕਾਰ ਦੇ ਸਨਮੁੱਖ 
ਰਖਣ ਦਾ ਲਾਲਚ ਦਿਤਾ ਗਿਆ” £ ਉਸੇ ਦੌਰਾਨ ਮੋਡ ਨੇ ਉਸ ਦੇ ਪਰਿਵਾਰ ਨੂੰ 
ਬੈਦੀ ਬਣਾ ਲਿਆ ਤਾਂ ਕਿ ਉਹ ਤਾਂਤੀਆ ਦਾ ਭੇਦ ਖੋਲ੍ਹ ਸਕੇ । ਮੇਡ ਬਹੁਤ ਹੀ 
ਕੋਸ਼ਿਸ਼ ਮਗਰੋਂ“ ਤਾਤੀਆ ਬਾਰੇ ਉਸ ਕੌਲੋਂ` ਪੁੱਛਣ ਵਿਚ ਸਫ਼ਲ ਹੋ ਸਕਿਆ । 
ਆਖ਼ਿਰ 7 ਅਪ੍ਰੈਲ ਨੂੰ ਮਾਨ ਸਿੰਘ ਤਾਂਤੀਆ ਨੂੰ ਮੋਡ ਦੇ ਹਵਾਲੇ ਕਰਨ ਲਈ 
ਰਾਜ਼ੀ ਹੋਇਆ । 
ਤਾਂਤੀਆ ਦੀ ਗਿ੍‌ਫ਼ਤਾਰੀ : 

ਤਾਂਤੀਆ ਇਹ ਪਹਿਲਾਂ ਤੋ ਹੀ ਜਾਣਦਾ ਸੀ ਕਿ ਮਾਨ ਸਿੰਘ ਮੌਡ ਦੇ ਕੈਪ 
ਵਿਚ ਹੈ । ਉਸ ਦੇ ਬਿਆਨ ਤੋਂ ਪਤਾ ਚਲਦਾ ਹੈ ਕਿ 2 ਮਹੀਨੇ ਦੇ ਆਰਾਮ ਬਾਅਦ 
ਉਹ ਮੁੜ ਦੇਸ਼ ਵਿਚ ਫ਼ੌਜੀ-ਕਾਰਵਾਈ ਕਰਨ ਬਾਰੇ ਸੋਚ ਰਿਹਾ ਸੀ । ਇਹ ਵੀ ਪਤਾ 
ਚਲਦਾ ਹੈ ਕਿ ਫਿਰੋਜ਼ਸ਼ਾਹ ਦੁਆਰਾ ਉਸ ਨੇ ਬਾਗ਼ੀਆਂ ਨੂੰ ਸੰਦੇਸ਼ ਵੀ ਭੇਜਿਆ ਸੀ, 
ਜੌ 9 ਹਜ਼ਾਰ ਬਾਗ਼ੀ ਸਿਪਾਹੀਆਂ ਨਾਲ ਸਿਰਜ ਦੇ ਜੋਗਲ ਵਿਚ ਛੁਪਿਆ ਹੋਇਆ 
ਸੀ । ਉਸ ਨੇ ਮਾਨ ਸਿੰਘ ਨਾਲ ਇਹ ਸਲਾਹ ਮਸ਼ਵਰਾ ਵੀ ਕੀਤਾ ਸੀ ਤੇ ਉਸ ਦੀ 
ਸਲਾਹ ਵੀ ਪੁੱਛੀ ਸੀ ਕਿ ਉਹ ਉਸ ਨਾਲ ਰਹਿਣਾ ਚਾਹੇਗਾ ਕਿ ਬਾਗ਼ੀਆਂ ਕੌਲ 
ਜਾਣਾ ਚਾਹੋਗਾ । ਉਹ ਦੂਰੋ` ਮੋਡ ਦੇ ਕੈੱਪ ਵਿਚੋ“ ਦੇਖ ਰਿਹਾ ਸੀ । ਉਸ ਨੂੰ 
ਡਰ ਸੀ ਕਿ ਜੇ ਤਾਂਤੀਆ ਨੂੰ ਥੋੜ੍ਹਾ ਜਿਹਾ ਵੀ ਸ਼ੱਕ ਹੋ ਗਿਆ ਤਾਂ ਉਹ ਉਥੋਂ ਫ਼ਰਾਰ 
ਹੋਂ ਜਾਵੇਗਾ । ਮਾਨ ਸਿੰਘ ਨੇ ਕੋਈ ਝੂਠਾ ਬਹਾਨਾ ਕਰਕੇ ਤਾਂਤੀਆ ਨਾਲ ਗੱਲਬਾਤ 


1. ਮਿਲੇਸਨ; ਉਹੀ; ਭਾਗ 111; ਪੰਨਾ 370-75. 
2. ਥਾਮਸ ਹੈਨਰੀ ਥਾਰੇਟਨ; ਜਨਰਲ ਸਰ ਰਿਚਰਡ ਮੇਡ; ਪੰਨਾ ?0-73, 


ਤਾਂਤੀਆ ਦੀ ਗ੍ਰਿਫਤਾਰੀ ਅਤੇ ਫਾਂਸੀ 79 


ਕਰਨਾ ਤਹਿ ਕੀਤਾ । ਮਾਨ ਸਿੰਘ ਉਸ ਦੀਆਂ ਸਾਰੀਆਂ ਚਾਲਬਾਜ਼ੀਆਂ ਨੂੰ ਜਾਣਦਾ 
ਸੀ ਇਸ ਕਰਕੇਂ ਉਸ ਨੇ ਅੱਧੀ ਰਾਤ ਨੂੰ, ਜਦ ਤਾਂਤੀਆ ਗਹਿਰੀ ਨੀ'ਦ ਸੌ” ਰਿਹਾ 
ਸੀ, ਆਪਣੇ ਆਦਮੀ ਨਾਲ ਉਸ ਤੇ ਹਮਲਾ ਕੀਤਾ । ਉਸ ਦੇ ਦੋ ਖਾਣਾ ਪਕਾਉਣ 
ਵਾਲੇ ਨੌਕਰਾਂ, (ਜਿਨ੍ਹਾਂ ਨੇ ਉਹਨਾਂ ਨਾਲ ਮਾਰ ਕੁਟਾਈ ਕੀਤੀ ਅਤੇ ਫਰਾਰ ਹੋ ਗਏ ।) 
ਤਾਂਤੀਆ ਦੇ ਪਾਈ ਹੋਈ ਤਲਵਾਰ, 1 ਕੁਕਰੀ, 3 ਸੋਨੇ ਦੇ ਬਾਜ਼ੂਬੈਦ ਅਤੇ ਤਕਰੀਬਨ 
100 ਸੋਨੇ ਦੀਆਂ ਮੁਹਰਾਂ ਉਹਨਾਂ ਨੇ ਆਪਣੇ ਕਬਜ਼ੇ ਵਿਚ ਕਰ ਲਈਆਂ, ਅਤੇ 
ਤਾਂਤੀਆ ਨੂੰ ਵੀ ਬੰਦੀ ਬਣਾ ਕੇ ਆਪਣੇ ਨਾਲ ਲੈ ਗਏ । 


ਦੂਜੇ ਦਿਨ ਤਾਂਤੀਆ ਨੂੰ ਮੌਡ ਦੇ ਕੰ'ਪ ਵਿਚ ਲਿਆਂਦਾ ਗਿਆ ਤੇ ਉਥੋ” ਫ਼ੌਰਨ 
ਸਪਰੀ ਭੇਜ ਦਿਤਾ ਗਿਆ । 15 ਅਪ੍ਰੈਲ ਨੂੰ ਫ਼ੌਜੀ ਅਦਾਲਤ ਵਿਚ ਉਸ ਦੇ ਖ਼ਿਲਾਫ਼ 
ਮੁਕੱਦਮੇ ਦੀ ਕਾਰਵਾਈ ਸ਼ੁਰੂ ਹੋਈ । ਉਸ ਉਤੇ ਬਗ਼ਾਵਤ ਤੋ ਇਲਾਵਾ ਜਨਵਰੀ 1857 
ਅਤੇ ਦਸੈਬਰ 1858 ਤੱਕ ਅੰਗਰੇਜ਼ੀ ਰਾਜ ਦੋ ਖ਼ਿਲਾਫ਼, ਖ਼ਾਸ ਤੌਰ ਤੇ ਝਾਂਸੀ ਅਤੇ 
ਗਵਾਲੀਅਰ ਵਿਚ ਲੜਾਈ ਲੜਨ ਦਾ ਇਲਜ਼ਾਮ ਲਗਾਇਆ ਗਿਆ । 

ਬਰਤਾਨਵੀ ਸਰਕਾਰ ਕਾਨਪੁਰ ਦੇ ਕਤਲੇਆਮ ਦਾ ਇਲਜ਼ਾਮ ਵੀ ਉਸ ਦੇ 
ਸਿਰ ਮੜ੍ਹਨਾ ਚਾਹੈਂਦੀ ਸੀ । ਸੋ ਕਾਨਪੁਰ ਦੇ ਪੁਲਿਸ ਕਮਿਸ਼ਨਰ ਕਰਨਲ ਵਿਲੀਅਮ 
ਨੂੰ, ਜੋ ਇਸ ਕਤਲੇਆਮ ਦੀ ਜਾਂਚ ਕਰ ਰਿਹਾ ਸੀ, ਤਾਰ ਭੌਜਿਆ ਗਿਆ ਕਿ 
ਉਹ ਕਾਨਪੁਰ ਦੇ ਕਤਲੇਆਮ ਸੰਬੋਧੀ ਸਾਰੇ ਕਾਗ਼ਜ਼ ਨੰਪੀਅਰ ਨੂੰ ਭੇਜ ਦੇਵੇਂ । ਪਰ 
ਕਾਗ਼ਜ ਸਿਰਫ਼ ਇਕ ਦਿਨ ਦੌਰ ਨਾਲ ਪੁੱਜਣ ਕਰਕੇ ਤਾਂਤੀਆ ਤੋ ਕਤਲੇਆਮ ਵਿਚ 
ਸ਼ਾਮਿਲ ਹੋਣ ਦਾ ਮੁਕੱਦਮਾ ਨਹੀ ਚਲਾਇਆ ਜਾ ਸਕਿਆ । 

ਜਦ ਤਾਂਤੀਆ ਨੂੰ ਮੁਕੱਦਮੇ ਦੀ ਕਾਰਵਾਈ ਦਸੀ ਗਈ ਤੇ ਕਿਹਾ ਗਿਆ ਕਿ 
ਉਹ ਆਪਣੀ ਸਫ਼ਾਈ ਪੇਸ਼ ਕਰੋ ਤਾਂ ਉਸ ਨੇ ਬੜੇ ਆਰਾਮ ਨਾਲ ਕਿਹਾ “ਬ੍ਰਿਟਿਸ਼ 
ਸਰਕਾਰ ਨਾਲ ਜੋਗ ਕਰਨ ਦੇ ਇਲਜ਼ਾਮ ਵਿਚ ਮੌਤ ਦੀ ਸਜ਼ਾ ਭੁਗਤਣ ਲਈ 
ਤਿਆਰ ਹਾਂ ।'' ਤੇ ਤਾਂਤੀਆ ਨੇ ਮੁਕੱਦਮੇ ਦੀ ਕਾਰਵਾਈ ਵਿਚ ਹਿੱਸਾ ਲੈਣ ਤੋ” ਵੀ 
ਇਨਕਾਰ ਕਰ ਦਿਤਾ । 

ਆਪਣੀ ਸੁਰਖਿਆ ਲਈ ਤਾਂਤੀਆ ਨੇ ਬਸ ਏਨਾ ਹੀ ਕਿਹਾ 'ਕਾਲਪੀ ਦੀ ਜਿੱਤ 
ਦੇ ਵੇਲੇਂ ਤਾਈ' ਮੈਂ ਜੋ ਕੁਝ ਵੀ ਕੀਤਾ, ਆਪਣੇ ਮਾਲਿਕ ਨਾਨਾ ਦੇ ਹੁਕਮ ਅਨੁਸਾਰ 
ਕੀਤਾ ਤੇ ਉਸ ਮਗਰੋ ਰਾਓ ਸਾਹਿਬ ਦੇ ਹੁਕਮ ਅਨੁਸਾਰ । ਮੈਨੂੰ ਇਸ ਤੋ ਇਲਾਵਾ 
ਹੋਰ ਕੁਝ ਨਹੀ ਕਹਿਣਾ, ਇਸ ਤੋ ਇਲਾਵਾ ਕਿ ਮੈ” ਨਾ ਤਾਂ ਯੂਰਪੀਨ ਮਰਦ, 
ਔਰਤਾਂ ਜਾਂ ਬੱਚਿਆਂ ਦੀ ਜਾਨ ਲਈ ਤੇ ਨਾ ਹੀ ਮੈ” ਉਹਨਾਂ ਨੂੰ ਕਤਲ ਕਰਨ ਦਾ 
ਹੁਕਮ ਦਿਤਾ ।'' 

ਉਸ ਨੇ ਵਿਰੋਧੀ ਪਾਰਟੀ ਦੇ ਗਵਾਹਾਂ ਨਾਲ ਵੀ ਬਹਿਸ ਕਰਨ ਤੌ" ਇਨਕਾਰ 
ਕਰ ਦਿਤਾ । ਅਦਾਲਤ ਵਿਚ ਮੌਜੂਦ ਅਫ਼ਸਰਾਂ ਅਤੇ ਅਖ਼ਬਾਰੀ ਨੁਮਾਇੰਦਿਆਂ ਨੇ 


80 ਤਾਂਤੀਆ ਤੌਪੇ 


ਲਿਖਿਆ ਹੈ ਕਿ ਅਦਾਲਤ ਵਿਚ ਵੀ ਤਾਂਤੀਆ ਨੇ ਆਪਣੇ ਅਹਿਮ ਅਤੇ ਬਹਾਦਰੀ ਨੂੰ 
ਕਾਇਮ ਰਖਿਆ ਹੋਇਆ ਸੀ ਤੇ ਜੋ ਸਵਾਲ ਉਸ ਤੋਂ ਕੀਤੇ ਗਏ ਉਸ ਦਾ ਸੈਖੋਪ 
ਪਰ ਪੂਰਾ-ਪੂਰਾ ਜਵਾਬ ਉਸ ਨੇ ਦਿੱਤਾ । ਬੋਹੂਦਾ ਅਤੇ ਗ਼ੈਰਜ਼ਰੂਰੀ ਸਵਾਲ; ਦੇ 
ਜਵਾਬ ਵਿਚ ਉਸ ਨੇ “ਮਾਲੂਮ ਨਹੀ ਕਹਿ ਦਿਤਾ । 'ਟਾਈਮਜ਼' ਦੇ ਪ੍ਰਤੀਨਿਧੀ ਦੇ 
ਅਨੁਸਾਰ ਉਹ ਹਰ ਛੋਟੇ-ਵੱਡੇ ਅਫ਼ਸਰ ਨੂੰ, ਜੋ ਅਦਾਲਤ ਵਿਚ ਆਉ'ਦੋ, ਬੜੀ 
ਨਫ਼ਰਤ ਦੀ ਨਿਗਾਹ ਨਾਲ ਦੇਖਦਾ ਪਰ ਮੋਜਰ ਮੰਡ ਲਈੀ ਉਸ ਦੇ ਦਿਲ ਵਿਚ 
ਇਜਤ ਦਾ ਅਹਿਸਾਸ ਚਿਹਰੇ ਤੋ ਉੱਘੜ ਕੇ ਨਜ਼ਰ ਆ ਰਿਹਾ ਸੀ ।? 

ਫ਼ੌਜੀ ਅਦਾਲਤ ਨੇ ਉਹੀ ਫ਼ੈਸਲਾ ਸੁਣਾਇਆ, ਜਿਸ ਦੀ ਉਮੀਦ ਸੀ । ਫਾਰੈਸਟ 
ਨੇ ਲਿਖਿਆ ਹੈ ''ਤਾਂਤੀਆ ਤੇ ਜਿਨ੍ਹਾਂ ਘਿਰਣਾਤਮਕ ਜੁਰਮਾ ਦਾ ਇਲਜਾਮ ਲਗਾਇਆ 
ਗਿਆ ਸੀ, ਉਹ ਸਭ ਸਾਬਿਤ ਹੋ ਗਏ ਤੇ ਉਸ ਨੂੰ ਮੌਤ ਦ। ਸਜਾ ਸੁਣਾਈ ਗਈ ।'' 
ਤਾਂਤੀਆ ਨੇ ਜਿੰਦਾ ਰਹਿਣ ਦੀ ਤਮੰਨਾ ਜ਼ਾਹਿਰ ਨਹੀ` ਕੀਤੀ । ਮੁਕੱਦਮਾ ਸੁਰੂ 
ਹੁੰਦਿਆਂ ਹੀ ਉਹ ਛੇਤੀ ਤੋ" ਛੱਤੀ ਫੈਸਲਾ ਸੁਣਨਾ ਚਾਟੁਦਾ 7 । ਉਹ ਆਪਣੀਆਂ 
ਬਾਹਾਂ ਦੀਆਂ ਰੱਥਕੜੀਆਂ ਦਿਖਾ-ਦਿਖਾ ਕੇ ਕਹਿੰਦਾ "ਮੈਨੂੰ ਤੋਪ ਨਾਲ ਉਡਾਓ ਤ 
ਫ਼ਾਂਬੀ ਦਿਓ, ਪਰ ਇਹਨਾਂ ਹੱਥਕੜੀਆਂ ਤੋ` ਛੇਤੀ ਛੁਟਕਾਰਾ ਦੇ ਦਿਓ ।'' 

ਉਸ ਨੇ ਆਪਣੇ ਕਿਸੀ ਵੀ ਰਿਸ਼ਤੇਦਾਰ ਨੂੰ ਮਿਲਣ ਦੀ ਇੱਛ” ਵੀ ਪ੍ਰਗਟ 
ਨਹੀ ਕੀਤੀ । ਆਪਣੇਂ ਬੱਚਿਆਂ ਦਾ ਜ਼ਿਕਰ ਉਹ ਬੜੇ ਪਿਆਰ ਨਾਲ ਕਰਿਆ 
ਕਰਦਾ ਸੀ । ਉਸ ਨੋ ਅਦਾਲਤ ਦੇ ਅੱਗੇ ਇਹ ਪ੍ਰਾਰਥਨਾ ਕੀਤੀ ਕਿ ਉਸ ਦੇ 
ਬੱਢੇ ਮਾਂ-ਬਾਪ ਨੂੰ ਪਰੇਸ਼ਾਨ ਨਾ ਕੀਤਾ ਜਾਵੇ, ਕਿਉਕਿ ਇਹਨਾਂ ਮਾਮਲਿਆਂ ਵਿਚ 
ਉਹਨਾਂ ਦਾ ਕੋਈ ਹੱਥ ਨਹੀ” ਸੀ । ਪਰ ਆਖ਼ਿਰ ਸਮੇ” ਤੱਕ -ਤਾਂਤੀਆ ਸ਼ੁਦ ਨੂੰ 
ਕਾਨਪੁਰ ਦੇ ਕਤਲੇਆਮ ਤੋ` ਅਣਜਾਣ ਦਸਦਾ ਰਿਹਾਂ । 


ਮਤ 

ਤਾਂਤੀਆ ਨੂੰ 14 ਅਖ੍ਰੈਲ 4 ਵਜੇ ਸ਼ਾਮੀ ਕਿਲ੍ਹੇ ਦੇ ਪਰੇਡ ਦੇ ਮੈਦਾਨ ਵਿਚ ਹੌਝੂ 
ਵਹਾਉ'ਦੇ ਹੋਏ ਲੋਕਾਂ ਦੇ ਇਕੱਠ ਸਾਹਮਣੇ ਫ਼ਾਂਸੀ ਦਿਤੀ ਗਈ । ਫਾਂਸੀ ਦੇ ਤਖਤੇ ਦੇ 
ਚੌਹੀ' ਪਾਸੀ" ਫ਼ੌਜ ਦੇ ਦਸਤੇ ਤੈਨਾਤ ਕਰ ਦਿਤੇ ਗਏ ਸਨ । 

ਜਿਉਂ ਹੀ ਤਾਂਤੀਆ ਦੀਆਂ ਹੱਥਕੜੀਆਂ ਥੋਹਲੀਆਂ ਗਈਆਂ, ਉਹ ਬਹੁਤ ਹੀ 
ਖ਼ੁਸ਼ੀ ਅਤੇ ਬਹਾਦਰੀ ਭਰੇ ਅੰਦਾਜ਼ ਨਾਲ ਮੁਸਕੁਰਾਉ'ਦਿਆਂ ਹੋਇਆਂ ਫ਼ਾਂਸੀ ਦੇ ਤਖ਼ਤੇ 
ਤੱਕ ਪੌੱਜਾ ਤੇ ਫ਼ੈਦੇ ਨੂੰ ਆਪਣੇ ਗਲੋਂ ਵਿਚ ਪਾ ਲਿਆ [ਨ 

_ਤਾਂਤੀਆ ਦਾ ਸਰੀਰ 4 ਘੰਟੋ ਤੱਕ ਸੂਲੀ ਤੇ ਲਟਕਦਾਂ ਰਿਹਾ ਤਾਂ ਕਿ ਜਨਤਾ 
ਉਸ ਨੂੰ ਦੇਖ ਸਕੇ । ਜਦ ਰਾਂਤ ਨੂੰ ਉਸ ਨੂੰ ਸੂਲੀ ਤੋ" ਉਤਾਰਿਆ ਗਿਆ, ਫ਼ੌਜ ਦਾ 


1. ਥਾਮਸ ਹੈਨਰੀ ਥਾਰੋਟਨ; ਉਹੀ; ਪੰਨਾ 78-759. 
2. ਉਹੀ; ਪੰਨਾ ?9-80. 


ਤਾਂਤੀਆ ਦੀ ਗ੍ਰਿਫ਼ਤਾਰੀ ਅਤੇ ਫ਼ਾਂਸੀ 81 


ਪਹਿਰਾ ਹਟਾ ਦਿਤਾ ਗਿਆ ਸੀ । ਤਦ ਤਾਂਤੀਆ ਦੇ ਚਾਹੁਣ ਵਾਲੇ ਉਸ ਦੇ ਆਖ਼ਰੀ 
ਦਰਸ਼ਨ ਕਰਨ ਆਏ । ਤਾਂਤੀਆ ਬਹੁਤ ਸਮੋ” ਤੱਕ ਅੰਗਰੇਜ਼ ਜਰਨੈਲਾਂ ਦੇ ਦੇਦ ਖੱਟੇ 
ਕਰਦਾ ਰਿਹਾ ਸੀ । ਕਿਹਾ ਜਾਂਦਾ ਹੈ ਕਿ ਇਹਨਾਂ ਦਰਸ਼ਨ ਕਰਨ ਆਏ ਲੋਕਾਂ ਵਿਚੋ” 
ਕਈਆਂ ਨੇ ਉਸ ਦੇ ਬਾਲ ਕੱਟ ਕੇ ਯਾਦਗਾਰ ਦੇ ਤੌਰ ਤੇ ਆਪਣੇ ਕੋਲ ਰਖ ਲਏ । 


ਕੀ ਮੌਤ ਦੀ ਸਜ਼ਾ ਨਿਆਇਕ ਸੀ ? 

ਕੁਝ ਲੇਖਕਾਂ ਨੇ ਤਾਂਤੀਆ ਨੂੰ ਦਿਤੀ ਗਈ ਸਜਾ ਦੇ ਨਿਆਇਕ ਹੋਣ ਤੇ ਸ਼ੱਕ 
ਪ੍ਰਗਟ ਕੀਤਾ ਹੈ । ਇਹਨਾਂ ਵਿਚੋ” ਇਕ ਜੌ “ਹਿੰਦੁਸਤਾਨ ਦਾ ਦੋਸਤ' ਦੇ ਨਾਮ 
ਨਾਲ ਮਸ਼ਹੂਰ ਸੀ, ਲਿਖਦਾ ਹੈ ''ਉਹਨਾਂ ਹਜ਼ਾਰਾਂ ਸਹਿਜ਼ਾਦਿਆ, ਜ਼ਮੀਨਦਾਰਾਂ ਤੇ 
ਸੂਰਮਿਆਂ ਵਿਚੋਂ, ਜਿਨ੍ਹਾਂ ਨੇ ਬਾਗ਼ੀਆਂ ਦੀ ਅਗਵਾਈ ਕੀਤੀ ਸੀ, ਤਾਂਤੀਆ ਤੋਪੇ 
ਹੀ ਇਕ ਇਕੱਲੀ ਹਸਤੀ ਹੈ, ਜਿਸ ਦਾ ਦਿਲ ਹਮੌਸ਼ਾ ਅੰਗਰੇਜ਼ਾਂ ਦੇ ਖ਼ਿਲਾਫ਼ 
ਕੁੜ੍ਹਦਾ ਰਹੇਂਗਾ ।'' 

ਮੇਡ ਦੀ ਜੀਵਨੀ ਲਿਖਣ ਵਾਲੋ ਫ਼ਾਰੇਜਟ ਤੇ ਥਾਰਟਨ ਲਿਖਦੇ ਹਨ (ਦੇਸ਼ ਦੇ 
1857 ਦੇ ਐਕਟ 14 ਦੇ ਅਨੁਸਾਰ) ਤਾਂਤੀਆ ਨੂੰ ਫ਼ਾਂਸੀ ਦੀ ਸਜ਼ਾ ਦਿਤੀ ਗਈ । 
ਥਾਰਟਨ ਇਸ ਸਜਾ ਨੂੰ ਨਿਆਇਕ ਦਸਦ' ਹੋਇਆ ਲਿਖਦਾ ਹੈ 'ਕਤਲੋਆਮ ਵਿਚ 
ਹਿੱਸਾ ਲੈਣਾ ਹਾਲਾਂਕਿ ਕਾਨੂੰਨੀ ਤੌਰ ਤੇ ਸਾਬਿਤ ਨਹੀ” ਹੋ ਸਕਿਆ ਪਰ ਇਸ ਗੱਲ 
ਵਿਚ ਕੋਈ ਸ਼ੱਕ ਨਹੀ” ਕਿ ਇਸ ਕਤਲੇਆਮ ਵਿਚ ਉਸ ਦਾ ਹੱਥ ਜ਼ਰੂਰ ਸੀ । 
ਇਹ ਗੱਲ ਵਖਰੀ ਹੈ ਕਿ ਉਸ ਦੀ ਹੈਸੀਅਤ ਅਸਲ ਮੁਲਜ਼ਿਮ ਦੀ ਸੀ ਜਾ ਉਹ 
ਇਸ ਵਿਚ ਸ਼ਾਮਿਲ ਸੀ ਤੇ ਜਾ ਉਸ ਨੇ ਕਿਸੀ ਦੇ ਹੁਕਮ ਤੇ ਇਹ ਜੁਰਮ ਕੀਤਾ'` ।“ 

ਲੈਫ਼ਟੀਨੈਟ ਕਰਨਲ ਡਬਲਿਓ ਮਿਲੋਸਨ ਆਪਣੇ ਵਿਚਾਰ ਵਿਅਕਤ ਕਰਦਾ ਹੈ 
ਕਿ ਉਸ ਵਰਗੇ ਖ਼ੂਨੀ ਦਰਿੰਦੇ ਵਾਸਤੇ ਤਾਂ ਹਜ਼ਾਰ ਮੌਤਾਂ ਦੀ ਸਜਾ ਵੀ ਘਟ ਸੀ ।੩ 
ਉਸ ਨੇ ਇਹ ਵਿਚਾਰਧਾਰਾ ਕਿਸੇ ਨਿਆਇਪੁਰਣ ਵਾਦਵਿਵਾਦ ਵਿਚ ਪਏ ਬਿਨਾ ਹੀ 
ਪੇਸ਼ ਕੀਤੀ ਹੈ । 

ਫ਼ਾਰੈਸਟ ਦਾ ਕਹਿਣਾ ਹੈ ਕਿ ਤਾਂਤੀਆ ਸਰਕਾਰ ਦੇ ਖ਼ਿਲਾਫ਼ ਜੈਗ ਕਰਨ ਦਾ 
ਘਿਰਣਾਤਮਕ ਜ਼ਿੰਮੇਦਾਰ ਸੀ ਪਰ ਵਿਦੇਸ਼ੀ ਸਰਕਾਰ ਦੇ ਖ਼ਿਲਾਫ਼ ਲੜਨਾ ਜੁਰਮ ਨਹੀ” 
ਸੀ । ਚਾਹੇ ਉਸ ਸਰਕਾਰ ਦਾ ਕਾਨੂੰਨ ਉਸ ਨੂੰ ਜੁਰਮ ਦਸਦਾ ਹੋਵੇ ਪਰ ਸਵਾਲ ਤਾਂ 
ਇਹ ਹੈ ਕਿ ਤਾਂਤੀਆ ਉਸ ਕਾਨੂੰਨ ਦਾ ਪਾਬੈਦ ਸੀ ਜਾਂ ਨਹੀ" । ਕਰਨਲ ਜੀ. ਬੀ. 
ਮਿਲੋਸਨ ਦਾ ਕਹਿਣਾ ਹੈ ''ਇਸ ਗੱਲ ਵਿਚ ਸ਼ੱਕ ਹੈ ਕਿ ਆਉਣ ਵਾਲੀਆਂ ਨਸਲਾ 
ਤਾਂਤੀਆ ਦੇ ਖ਼ਿਲਾਫ਼ ਦਿਤੇ ਗਏ ਅਦਾਲਤੀ ਫ਼ੌਸਲਿਆਂ ਨੂੰ ਮੰਨਣ । ਤਾਂਤੀਆਂ ਅੰਗਰੇਜ਼ਾਂ 


1. ਉਹੀ; ਪੰਨਾ 80. 
2. ਡਬਲਿਊ ਮਿਲੇਸਨ; ਦੀ ਰਿਵੌਲਟ ਇਨ ਸੈਟਰਲ ਇੰਡੀਆ; 857-59 (ਸ਼ਿਮਲਾ 
1908); ਪੰਨਾਂ 232. 


82 ਤਾਂਤੀਆ ਤੋਪੇ 


ਦਾ ਪੈਦਾਇਸ਼ੀ ਤੌਰ ਤੇ ਰੁਕਮ ਮੰਨਣ ਵਾਲਾ ਨਹੀ” ਸੀ । ਉਸ ਦੀ ਪੈਦਾਇਸ਼ ਵੇਲੋ 
ਉਸ ਏ ਮਾਲਿਕ ਪੋਸ਼ਵਾ ਦਾ ਰਾਜ ਸੀ । ਇਸ ਲਈ ਉਸ ਵਾਸਤੇ ਇਹ ਜ਼ਰੂਰੀ 
ਨਹੀ ਸੀ ਕਿ ਉਹ ਇਕ ਹੜਪਣ ਵਾਲੀ ਕੌਮ ਦਾ ਕਿਹਾ ਮੰਨੋ, ਜਿਸ ਨੇ ਉਸ ਦੇ 
ਮਾਲਿਕਾਂ ਦੇ ਰਾਜ ਆਦਿ ਤੇ ਕਬਜ਼ਾ ਕਰ ਲਿਆ ਸੀ'' ।“ 

ਇਸ ਤੋ ਇਲਾਵਾ ਇਹ ਗੱਲ ਵੀ ਗ਼ੌਰ ਕਰਨ ਵਾਲੀ ਹੈ ਕਿ ਉੱਸ ਉਤੇ ਕਿਸੀ 
ਵੀ ਖ਼ੂਨ ਦਾ ਇਲਜ਼ਾਮ ਨਹੀ” ਸੀ । ਕੀ ਖ਼ੁਦ ਅੰਗਰੇਜ਼ਾਂ ਨੇ ਤਾਂਤੀਆ ਵਾਂਗਰ ਹੀ 
ਹੋਰ ਕਾਰਵਾਈਆਂ ਵਿਚ ਸ਼ਾਮਿਲ ਦੂਜੇ ਬਾਗ਼ੀਆਂ ਅਤੇ ਬਾਗ਼ੀ ਸਰਦਾਰਾਂ ਦੇ 
ਮਾਮਲਿਆਂ ਵਿਚ ਨਰਮੀ ਦਾ ਰੁਖ਼ ਨਹੀ` ਅਪਨਾਇਆ ਸੀ $ ਪਰ ਇਹ ਕਹਿਣਾ 
ਜ਼ਰੂਰੀ ਹੋਵੇਗਾ ਕਿ ਤਾਂਤੀਆ ਨੂੰ ਜੋ ਸਜਾ ਦਿਤੀ ਗਈ, ਉਹ ਉਸ ਦੀਆਂ ਗ਼ਲਤੀਆਂ 
ਤੋ` ਕਿਤੇ ਜ਼ਿਆਦਾ ਅਨਿਆਂ ਵਾਲੀ ਸੀ 1 

ਮਿਲੇਸਨ ਨੇ ਤਾਂਤੀਆ ਦੀ ਤੁਲਨਾ 'ਹਾਫ਼ਰ' ਨਾਲ ਕੀਤੀ, ਜੋ 'ਤਾਇਰਲ' ਦਾ 
ਰਾਸ਼ਟਰੀ ਨਾਇਕ ਸੀ ਤੇ ਜਿਸ ਨੂੰ ਨੌਪਲੀਅਨ ਨੇ ਫ਼ਾਂਸੀ ਦਿਤੀ ਸੀ । ਨੈਪੋਲੀਅਨ ਦੇ 
ਬਾਅਦ ਵਿਚ ਆਉਣ ਵਾਲੀ ਫ਼ਰਾਂਸੀਸੀ ਨਜਲ ਨੇ ਨੈਪੌਲੀਅਨ ਦੀ ਇਸ 
ਅਨਿਆਏਕਾਰੀ ਤੇ ਜ਼ਬਰਦਸਤੀ ਦੀ ਕੜੀ ਆਲੋਚਨਾ ਕੀਤੀ ਸੀ । ਇਹ ਦੋਵੇ' 
ਆਗੂ ਵਿਦੇਸ਼ੀ ਤਾਕਤਾਂ ਦੇ ਖ਼ਿਲਾਫ਼ ਰਾਸ਼ਟਰੀ ਆਲੋਚਨ' ਦੇ ਚਿੰਨ੍ਹ ਸਨ । “ਦੋਵੇ 
ਆਪੋ-ਆਪਣੇ ਦੇਸ਼ ਦੀ ਜਨਤਾ ਦੇ ਨਾਇਕ ਸਨ । ਇਹਨਾਂ ਵਿਚ ਇਕ ਜੋ ਯੂਰਪੀ 
ਸੀ, ਹੁਣ ਵੀ ਦੁਨੀਆਂ ਵਿਚ ਹੀਰੋਂ ਮੰਨਿਆ ਜਾਂਦਾ ਹੈ । ਦੂਜਾ ਮਰਾਠਾ, ਕੌਣ ਕਹਿ 
ਸਕਦਾ ਹੈ ਕਿ ਚੋਬਲ, ਨਰਬਦਾ ਅਤੇ ਪਾਰਬਤੀ ਦੀਆਂ ਵਾਦੀਆਂ ਵਿਚ ਉਸ ਦਾ ਨਾਮ 
ਉਸੇ ਹੀ ਸ਼ਰਧਾ ਭਾਵਨਾ ਨਾਲ ਨਹੀ ਲਿਆ ਜਾਂਦਾ ਹੋਵੇ ?'” 

ਮਿਲੇਸਨ ਦੇ ਇਹ ਸ਼ਬਦ ਭਵਿੱਖਵਾਣੀ ਸਾਬਿਤ ਹੋਏ । ਸਿਰਫ਼ ਚੈਬਲ, ਨਰਬਦਾ, 
ਪਾਰਬਤੀ ਦੀਆਂ ਵਾਦੀਆਂ ਵਿਚ ਹੀ ਨਹੀ ਬਲਕਿ ਪੂਰੇ ਰਾਸ਼ਟਰ ਵਿਚ ਤਾਂਤੀਆ 
ਦਾ ਨਾਮ ਹਰ ਜਵਾਨ, ਬੁੱਢੇ, ਬੱਚੋ ਦੇ ਦਿਲ ਵਿਚ ਵਸਿਆ ਹੋਇਆ ਹੈ । ਤਾਂਤੀਆ ਨੇ 
ਇਕ ਐਸੀ ਲੜਾਈ ਲੜੀ, ਜਿਸ ਦਾ ਨਤੀਜਾ ਹਾਲਾਂਕਿ ਹਾਰ ਸੀ ਪਰ ਉਸ ਦੀ 
ਇਹ ਲੜਾਈ ਰਾਸ਼ਟਰ ਅਤੇ ਦੇਸ਼ ਦੀ ਇਕ ਬਹਾਦਰੀ ਦੀ ਲੜਾਈ ਸੀ । ਇਸ ਲਈ 
ਸਾਰੀ ਹਿੰਦੁਸਤਾਨੀ ਜਨਤਾ ਆਪਣੇ ਇਸ ਮਹਾਨ ਸਪੂਤ ਦੇ ਕਾਰਨਾਮਿਆਂ ਤੇ ਸਦਾ 
ਮਾਣ ਕਰਦੀ ਰਹੇਂਗੀ । 


1, ਕਰਨਲ ਜੀ. ਬੀ. ਮਿਲੋਸਨ; ਉਹੀ; ਪੰਨਾ 397; ਭਾਗ 111. 


10. ਅਖ਼ੀਰ ਅਤੇ ਸ਼ੁਰੂਆਤ 


ਤਾਂਤੀਆਂ ਦੀ ਮੌਤ ਨਾਲ 1857 ਦੀ ਬਗ਼ਾਵਤ ਦੀ ਆਖ਼ਰੀ ਚਿੰਗਾਰੀ ਵੀ 
ਬੱਝ ਗਈ । ਆਜ਼ਾਦੀ ਦੀ ਇਸ ਕੌਸਿਸ਼ ਨੂੰ ਤਾਂਤੀਆ ਨੇ ਜਿਸ ਤਰੀਕੇ ਨਾਲ ਜ਼ਿੰਦਾ 
ਰਖਿਆ ਸੀ, ਉਸ ਦੀ ਵਜ੍ਹਾ ਨਾਲ ਉਸ ਦਾ ਨਾਮ ਭਾਰਤ ਦੇ ਇੰਤਿਹਾਸ ਵਿਚ 
ਹਮੇਸ਼ਾ ਜ਼ਿੰਦਾ ਰਹੇਗਾ । ਤਾਂਤੀਆ ਦੀ ਮਹਾਨਤਾ ਦਾ ਰਾਜ਼ ਉਸ ਦਾ ਹੌਸਲਾ ਅਤੇ 
ਦੇਸ਼ ਨਾਲ ਪਿਆਰ ਸੀ । ਉਹ ਆਪਣੇ ਦੇਸ਼ ਦੀ ਆਜ਼ਾਦੀ ਲਈ ਇਕ 'ਕਰਮਯੋਗੀ' 
ਵਾਗ ਹਮੇਸਾ ਹੀ ਲੜਦਾ ਰਿਹਾ ਅਤੇ ਜਿੱਤ ਅਤੇ ਹਾਰ ਦੌਹਾਂ ਤਰ੍ਹਾਂ ਆਪਣਾ 
ਸੈਤੁਲਨ ਬਣਾਈ ਰਖਿਆ । ਬਗ਼ਾਵਤ ਦਾ ਜੋ ਝੰਡਾ ਉਸ ਨੂੰ ਆਪਣੇ ਮਾਲਿਕ ਤੋਂ" 
ਮਿਲਿਆ ਸੀ, ਉਸ ਨੂੰ ਉਸ ਨੇ ਆਪਣੇ ਆਖਰੀ ਦਮ ਤੱਕ ਉੱਚਾ ਰਖੀ ਰਖਿਆ । 
ਇਹ ਜਾਣਦੇ ਹੋਏ ਵੀ ਕਿ ਦੁਸ਼ਮਨ ਉਹਨਾ ਤੋ" ਕਿਤੇ ਵੱਧ ਤਾਕਤਵਰ ਹਨ ਤੇ 
ਕਾਮਯਾਬੀ ਦੀ ਵੀ ਕੋਈ ਉਮੀਦ ਨਹੀ” ਹੈ ਪਰ ਫਿਰ ਵੀ ਉਹ ਪੂਰੀ ਆਨ ਬਾਨ 
ਨਾਲ ਲੜਦੇ ਰਹੇ । ਬਾਗ਼ੀ ਸਰਦਾਰ ਕਈ ਵਾਰ ਉਹਨਾਂ ਨਾਲ ਆ ਕੇ ਮਿਲ ਜਾਂਦੇ 
ਤੇ ਕਈ ਵਾਰ ਉਹਨਾਂ ਦਾ ਸਾਥ ਛੱਡ ਦਿੰਦੇ ਸਨ । ਕਈ ਵਾਂਰ ਤਾਂ ਤਾਂਤੀਆ ਦੇ 
ਨਾਲ ਗਿਣਤੀ ਦੇ ਕੁਝ ਕੁ ਹੀ ਸਿਪਾਹੀ ਰਹਿ ਜਾਂਦੇ ਤੇ ਉਸ ਨੂੰ ਫ਼ੌਜ ਦੁਬਾਰਾ ਤੋ" 
ਜਮ੍ਹਾਂ ਕਰਨੀ ਪੈਦੀ । ਉਹਨਾਂ ਨੂੰ ਕਈ ਵਾਰ ਹਾਰ ਮਗਰੋਂ ਹਾਰ ਹੁੰਦੀ ਰਹੀ ਤੇ 
ਕਈ ਵਾਰ ਦੁਸ਼ਮਨਾਂ ਦਾ ਸਾਹਮਣਾ ਬਹੁਤ ਹੈ ਬੁਰੇ ਹਾਲਤਾਂ ਵਿਚ ਕਰਨਾ ਪਿਆ 
ਪਰ ਉਂਹਨਾਂ ਨੇ ਹਿੰਮਤ ਨਹੀ` ਹਾਰੀ । ਉਹ ਆਖ਼ਰੀ ਸਮੇ" ਤੱਕ ਲੜਦੇ ਰਹੇ ਤੇ 
ਜੇ ਅੰਗਰੇਜ਼ਾਂ ਨੇ ਮੱਕਾਰੀ ਨਾਲ ਤਾਤੀਆ ਨੂੰ ਗ੍ਰਿਫ਼ਤਾਰ ਨਾ ਕੀਤਾ ਹੁੰਦਾ ਤਾਂ ਉਹ 
ਹੌਰ ਵੀ ਕਈ ਮਹੀਨੇ ਤੱਕ ਲੜਾਈ ਜਾਰ) ਰਖਦੇ । 


ਫ਼ੌਜੀ ਜੋਸ਼ : 

ਤਾਂਤੀਆ ਦੇ ਫ਼ੌਜੀ ਜੋਸ਼ ਅਤੇ ਉਹਨਾਂ ਦੀ ਬਹਾਦਰੀ ਨੂੰ ਦੇਖ ਕੇ ਦੁਸ਼ਮਨ ਵੀ 
ਉਹਨਾਂ ਤੇ ਗੌਰਵ ਮਹਿਸੂਸ ਕਰਦੇ ਸਨ । ਜੋਰਾ ਅਲੀਪੂਰ ਵਿਚ ਆਪਣੀ ਹਾਰ ਮਗਰੋ" 
ਮੇਡ ਦੇ ਹੱਥੋਂ' ਗ੍ਰਿਫ਼ਤਾਰ ਹੋਣ ਤੱਕ ਤਕਰੀਬਨ 9 ਮਹੀਨੇ ਅੰਗਰੇਜ਼ੀ ਫ਼ੌਜ ਡ'` ਬਚਣ 


84 ਤਾਂਤੀਆਂ ਤੋਪੇ 


ਲਈ ਉਸ ਨੇ ਦੋ ਵਾਰ ਤੋ` ਜ਼ਿਆਦਾ ਰਾਜਪੁਤਾਨਾਂ ਅਤੇ ਮੱਧ ਭਾਰਤ ਦੇ ਇਲਾਕਿਆਂ 
ਦਾ ਚੱਕਰ ਲਗਾਇਆ ਅਤੇ 16 ਲੱਖ 17 ਹਜ਼ਾਰ ਵਰਗ ਮੀਲ ਤੋ` ਜ਼ਿਆਦਾ 
ਵ਼ਾਜਲਾ ਤਹਿ ਕੀਤਾ ਤੇ ਹਰ ਵਾਰ ਆਉ ਦਿਆਂ ਅਤੇ ਜਾਂਦਿਆਂ ਹੋਇਆਂ ਨਰਬਦਾ 
ਨਦੀ ਨੂੰ ਪਾਰ ਕੀਤਾ । ਇਹ ਤਾਂਤੀਆ ਦਾ ਇਕ ਨਾ ਭੁੱਲਣ ਵਾਲਾ ਕਾਰਨਾਮਾ ਸੀ । 
ਉਹ ਜਿਸ ਵੀ ਇਲਾਕੇ ਵਿਚ ਰਿਹਾ, ਉੱਥੇ ਹਮੇਸ਼ਾ ਖਲਬਲੀ ਮਚੀ ਰਹੀ । ਉਸ ਨੇ 
ਆਪਣੇ ਦੁਸ਼ਮਨ ਦੇ ਇਲਾਕਿਆਂ ਨੂੰ ਬਰਬਾਦ ਕੀਤਾ । ਖ਼ਜ਼ਾਨਿਆਂ ਅਤੇ ਅਸਲਾ 
ਖ਼ਾਨਿਆਂ ਨੂੰ ਲੁਟਿਆ, ਰਸਦ ਅਤੇ ਡਾਕ-ਗੱਡੀਆਂ ਤੇ ਛਾਪੇ ਮਾਰੇ ਤੇ ਵੱਡੇ-ਵੱਡੇ 
ਅੰਗਰੇਜ਼ੀ ਜਰਨੰਲਾਂ ਨੂੰ ਆਪਣੀਆ ਉੱਗਲਾਂ ਤੇ ਨਚਾਇਆ । ਮਿਲੌਸਨ ਅਨੁਸਾਰ 
“ਜੋ ਜਰਨੈਲ ਤਾਂਤੀਆ ਦਾ ਪਿੱਛਾ ਕਰ ਰਹੇ ਸਨ, ਉਹਨਾਂ ਦੀ ਜਿੰਨੀ ਤਾਰੀਫ 
ਕੀਤੀ ਜਾਵੇ ਘੱਟ ਹੈ । ਉਹਨਾਂ ਦੀ ਬਹਾਦਰੀ ਹੈਰਾਨ ਕਰ ਦੇਣ ਵਾਲੀ ਹੈ । 
ਸੈਨਾਪਤੀ ਪਾਰਕੇ ਨੇ ਸਿਰਫ਼ 9 ਦਿਨਾਂ ਵਿਚ 240 ਮੀਲ ਅਤੇ ਸੈਨਾਪਤੀ ਸੋਮਰਸਟ ਨੇ 
ਵੀ 9 ਦਿਨਾਂ ਵਿਚ ਹੀ 230 ਮੀਲ ਦਾ ਰਾਹ ਤਹਿ ਕੀਤਾ । ਕਰਨੈਲ ਹੋਂਮਜ ਨੇ 
ਤਪਦੇ ਹੋਏ ਰੋਗਿਸਤਾਨ ਵਿਚ 2 ਦਿਨਾਂ ਤੋ” ਵ ਘੱਟ ਸਮੋ ਵਿਚ 54 ਮੀਲ ਦਾ 
ਰਾਹ ਤਹਿ ਕੀਤਾ ਅਤੇ ਸੈਨਾਪਤੀ ਹਾਨਰ ਨੇ 4 ਦਿਨਾਂ ਵਿਚ 145 ਮੀਲ ਦੀ ਦੁਰੀ 
ਤਹਿ ਕੀਤੀ ।! ਤਾਂਤੀਆ ਹਮੇਸ਼ਾ ਉਹਨਾਂ ਨੂੰ ਆਪਣੇ ਇਸ਼ਾਰਿਆਂ ਤੋ ਨਚਾਉ'ਦਾ 
ਰਿਹਾ । ਇਹ ਅੰਗਰੇਜ ਫ਼ੌਜੀ ਅਫਸਰ ਅਤੇ ਉਹਨਾਂ ਦੇ ਦਸਤੇ ਕੈ'ਪਾ ਅਤੇ ਦੂਜੇ 
ਸਮਾਨਾਂ ਦੇ ਬਿਨਾਂ ਹੀ ਚਲਦੇ ਰਹਿੰਦੇ, ਤਾਂਤੀਆ ਬੜੀ ਹੁਸ਼ਿਆਰੀ ਨਾਲ ਬੱਚ ਕੇ 
ਨਿਕਲ ਜਾਂਦਾ । ਤਾਂਤੀਆ ਪਹਾੜੀਆਂ ਅਤੇ ਜੌਗਲਾਂ ਦੇ ਵਿਚਕਾਰੋ ਗੁਜ਼ਰਨ ਵਾਲੇ 
ਛੋਟੇ-ਛੋਟੇ ਰਾਹਾਂ ਤੋ ਨਿਕਲ ਜਾਂਦਾ ਸੀ । ਚੈਬਲ, ਬੇਤਵਾ ਤੇ ਨਰਬਦਾ ਵਰਗੇ 
ਦਰਿਆ ਵੀ ਉਹਨਾਂ ਨੂੰ ਅਗਾਂਹ ਵਧਣ ਤੋ” ਨਾ ਰੋਕ ਸਕੇ । ਉਹ ਬਿਜਲੀ ਦੀ 
ਤੇਜ਼ੀ ਵਾਂਗ ਚਲਦਾ ਸੀ । ਉਹ ਕਈ ਹਫ਼ਤਿਆਂ ਤਾਈ” ਹਰ ਰੋਜ਼ 30 ਤੋ 40 ਮੀਲ 
ਦਾ ਸਫ਼ਰ ਤਹਿ ਕਰਦਾ । ਇਥੋ” ਤੱਕ ਉਹ ਆਪਣੇ ਦੁਸ਼ਮਨ ਦੇ ਦਸਤਿਆਂ 
ਵਿਚਕਾਰੋ” ਅਤੇ ਉਹਨਾਂ ਦੇ ਅਗਿਓ” ਪਿਛੋ` ਨਿਕਲ ਜਾਂਦਾ । ਟਾਈਮਜ਼ ਅਨੁਸਾਰ 
'' 'ਏਰੀਲ' ਵੀ ਸ਼ਾਇਦ ਏਨੀ ਰਫ਼ਤਾਰ ਵਿਚ ਨਹੀ” ਸੀ ।'` ਉਹ ਪਹਾੜੀਆਂ, 
ਦਰਿਆਵਾਂ, ਦਲਦਲਾਂ, ਘਾਟੀਆਂ ਅਤੇ ਟੇਢੇ-ਮੰਢੇ ਰਾਹਾਂ `ਚੋ ਜਿਧਰ ਜੀ ਚਾਹੰਦਾ 
ਨਿਕਲ ਜਾਂਦਾ ।੩ ਰਹ: 


ਤਾਂਤੀਆ ਦੀਆਂ ਪ੍ਰਾਪਤੀਆਂ : 
ਕੈੱਬਲ ਜਿਸ ਵੇਲੋਂ ਲਖਨਊ ਦੇ ਘੇਰੇ ਨੂੰ ਖ਼ਤਮ ਕਰਾਉਣ ਵਿਚ ਜੁਟਿਆ ਹੋਇਆ 
ਸੀ ਤਾਂ ਉਸ ਦਾ ਸੈਪਰਕ ਦੱਖਣੀ ਇਲਾਕਿਆਂ ਤੋ` ਕੱਟ ਦੇਣ ਲਈ 27 ਨਵੈਬਰ ਨੰ 


1. ਉਹੀ । 
2. 'ਦੀ ਟਾਈਮਜ਼'; ਜਨਵਰੀ 17, 1859. 


ਅਖ਼ੀਰ ਅਤੇ ਸ਼ੁਰੂਆਤ 85 


ਕਾਨਪੁਰ ਤੇ ਤਾਂਤੀਆ ਦਾ ਦੁਬਾਰਾ ਕਬਜ਼ਾ ਕਰਨਾ, ਸਰ ਹਿਓ ਰੋਜ਼ ਛੇ ਕਾਲਪੀ 
ਵਿਚ ਹੰਦਿਆਂ ਹੋਇਆਂ ਗਵਾਲੀਅਰ ਦੇ ਪਹਾੜੀ ਇਲਾਕੇ ਤੇ ਕਬਜ਼ਾ ਕਰਨ ਦਾ 
ਪ੍ਰੋਗਰਾਮ ਬਣਾਉਣਾ ਅਤੇ ਦੱਖਣ ਵਲ ਭੱਜਦੇ ਹੋਏ ਨਰਬਦਾ ਨਦੀ ਨੂੰ ਪਾਰ ਕਰ 
ਲੈਣਾ ਆਦਿ ਤਾਂਤੀਆ ਦੇ ਕੁਝ ਅਜਿਹੇ ਕਾਰਨਮੇ ਸਨ, ਜਿਨ੍ਹਾਂ ਨੂੰ ਫ਼ੌਜੀ ਖ਼ਾਸੀਅਤ 
ਪੱਖੋ ਬਹੁਤ ਵੱਡੇ ਕਾਰਨਾਮੇ ਕਿਹਾ ਜਾ ਸਕਦਾ ਹੈ । ਇਹ ਗੱਲ ਵੱਖਰੀ ਹੈ ਕਿ 
ਉਸ ਦੀਆਂ ਇਹ ਸਫ਼ਲਤਾਵਾ ਸਿਰਫ਼ ਛਿਣ ਭਰ ਦੀਆਂ ਹੀ ਸਾਬਿਤ ਹੋਈਆਂ । 
ਜਿਥੋ` ਤੱਕ ਤਾਂਤੀਅਆ ਦੀਆਂ ਜੈਗੀ ਯੋਜਨਾਵਾਂ ਦਾ ਸਵਾਲ ਹੈ, ਉਸ ਦੀ ਤਾਰੀਫ 
ਉਸ ਦੇ ਦੁਸ਼ਮਨਾਂ ਤੱਕ ਨੈ ਵੀ ਕੀਤੀ । 

ਤਾਤੀਆ ਦੀ ਫ਼ੌਜੀ-ਸੈਗਠਤਾ ਦੀ ਬੱਧੀਮਤਾ, ਅਟਲ ਵਿਸ਼ਵਾਸ ਅਤੇ ਮੁਸ਼ਕਲਾਂ 
ਤੇ ਕਾਬੂ ਪਾਉਣ ਦੀ ਯੋਗਤਾ ਬਾਰੇ ਬਹੁਤ ਕੁਝ ਲਿਖਿਆ ਜਾ ਚੁਕਿਆ ਹੈ । ਉਸ ਦੇ 
ਵਿਅਕਤੀਤਵ ਵਿਚ ਕੋਈ ਨਾ ਕੋਈ ਖਿੱਚ ਜਰੂਰ ਸੀ, ਜਿਸ ਦੇ ਕਾਰਨ ਲੋਕ ਉਸ 
ਵਲ ਖਿੱਚਦੇ ਚਲੇ ਆਉਦੇ ਸਨ । ਬਹੁਤ ਸਾਰੇ ਭਾਰਤੀ ਸਰਦਾਰ ਉਸ ਦੇ ਆਲੋ- 
ਦੁਆਲੇ ਜਮ੍ਹਾਂ ਹੋ ਜਾਂਦੇ । ਉਸ ਦੇ ਹਿਮਾਇਤੀਆਂ ਵਿਚ ਸਿਰਫ਼ ਕਿਰਸਾਨ ਹੀ 
ਨਹੀ" ਸਗੋ ਆਦਿਵਾਸੀ ਵੀ ਸ਼ਾਮਿਲ ਸਨ । ਤਾਂਤੀਆ ਨੇ ਬਹੁਤ ਸਾਰੇ ਪ੍ਰਾਤਾਂ ਦੀਆਂ 
ਫ਼ੌਜਾਂ ਨੂੰ ਆਪਣੇ ਨਾਲ ਮਿਲਾ ਲੰਣ ਵਿਚ ਸਫਲਤਾ ਹਾਸਿਲ ਕੀਤੀ ਸੀ । 
ਗਵਾਲੀਅਰ ਦਸਤੇ ਨੂੰ ਆਪਣੇ ਨਾਲ ਮਿਲਾ ਲੈਣਾ ਤੇ ਮਗਰੋ ਉਥੋ“ ਦੇ ਰਾਜ ਦਾ 
ਤਖਤਾ ਉਲਟਾ ਦੇਣਾ, ਤਾਂਤੀਆ ਦੀ ਬੁਧੀਮਤਾ ਅਤੇ ਸ਼ਕਤੀ ਦੀਆਂ ਬਹੁਤ ਵਧੀਆ 
ਉਦਾਹਰਣਾਂ ਕਹੀਆਂ ਜਾ ਸਕਦੀਆਂ ਹਨ । ਆਪਣੇ ਗੁਰੀਲਾ ਜੈਗਾਂ ਦੇ ਦੌਰਾਨ 
ਉਸ ਨੇ ਕਈ ਵਾਰ ਫ਼ੌਜ ਅਤੇ ਤੋਪਾਂ ਜਮ੍ਹਾਂ ਕੀਤੀਆਂ ਅਤੇ ਕਈ ਵਾਰ ਉਸ ਦੇ 
ਸਿਪਾਹੀਆਂ ਨੇ ਉਸ ਦਾ ਸਾਥ ਛੱਡਿਆ ਅਤੇ ਕਈ ਵਾਰ ਤੋਪਾਂ ਤੋ" ਵੀ ਹੱਥ ਧੋਣੇ 
ਪਏ, ਪਰ ਤਾਂਤੀਆ ਦੀ ਬੁੱਧੀਮਤਾ ਅਤੇ ਸਮਝਦਾਰੀ ਕਾਰਨ ਉਸ ਨੂੰ ਤੇ ਉਸ ਦੇ 
ਸਿਪਾਹੀਆਂ ਨੂੰ ਕਦੇ ਕਮੀ ਮਹਿਸੂਸ ਨਹੀ` ਹੋਈ । ਤਾਂਤੀਆ ਦੀ ਇਸ ਗੱਲ ਦੀ 
ਤਾਰੀਫ਼ ਕੀਤੀ ਗਈ, ਜਿਸ ਦਾ ਪ੍ਰਦਰਸ਼ਨ ਕਾਨਪੁਰ ਦੀ ਪਹਿਲੀ ਜੋਗ ਦੇ ਵੇਲੋਂ ਤੋ” 
ਹੋਣਾ ਸ਼ੁਰੂ ਹੋ ਗਿਆ ਸੀ । ਪਰ ਜਦ ਤਾਂਤੀਆ ਨੇ 'ਪੇਸ਼ਵਾ ਫ਼ੌਜ` ਨੂੰ ਸੈਗਠਿਤ ਕੀਤਾ, 
ਉਸ ਵੇਲ ਉਸ ਦੀਆਂ ਇਹ ਖ਼ੂਬੀਆਂ ਸਾਹਮਣੇ ਆਈਆਂ । ਤਾਂਤੀਆ ਦੀ ਗ੍ਰਿਫ਼ਤਾਰੀ 
ਤੇ ਮੋਡ ਦੇ ਨਾਮ ਆਪਣੇਂ ਇਕ ਖ਼ਤ ਵਿਚ ਸਰ ਹਿਓ ਰੋਜ਼ ਨੇ ਲਿਖਿਆ, "ਜਿਨ੍ਹਾਂ 
ਬਾਗ਼ੀ ਸਰਦਾਰਾਂ ਨੇ ਬਗ਼ਾਵਤ ਵਿਚ ਪੂਰੀ ਤਰ੍ਹਾਂ ਹਿੱਸਾ ਲਿਆ ਉਹਨਾਂ ਵਿਚ 
“ਤਾਂਤੀਆ ਤੌਪੀ' ਸਭ ਤੋ ਬਹਾਦਰ ਅਤੇ ਦਲੇਰ ਸੀ । ਉਹ ਕੋਈ ਸਾਧਾਰਣ 
ਆਦਮੀ ਨਹੀ” ਸੀ । ਤੁਸੀ ਅੰਦਾਜ਼ਾ ਨਹੀ” ਲਗਾ ਸਕਦੇ ਕਿ ਉਸ ਨੇ ਖ਼ੁਦ 
ਸੰਗਠਿਤ ਕੀਤੀ ਹੋਈ 'ਪੋਸ਼ਵਾ ਫ਼ੌਜ' ਦੀ ਤਿਆਰੀ ਵਿਚ ਕਿੰਨੀ ਜਬਰਦਸਤ ਫ਼ੌਜੀ 
ਬੁੱਧੀਮਤਾ ਦਾ ਸਬੂਤ ਦਿਤਾ ਸੀ ।“ 


1. ਮੇਜਰ ਮੇਡ ਨੂੰ ਖ਼ਤ; ਪੂਨਾ, ਤਾਰੀਖ 14-1-1860, ਉਲੇਖ ਜਰਨਲ ਸਰ 
ਰਿਚਰਡ ਮੌਂਡ । 


86 ਤਾਂਤੀਆ ਤੋਂਪੇ 


ਜਾਰਜ਼ ਫ਼ਾਰੈਸਟ ਨੇ ਵੀ, ਜੋ ਤਾਂਤੀਆ ਨੂੰ 'ਇਕ ਸਫ਼ਲ ਰਾਸ਼ਟਰੀ ਲੀਡਰ' 
ਮੰਨਦਾ ਸੀ, ਉਸ ਦੀ ਫ਼ੌਜੀ ਯੋਗਤਾ ਦਾ ਜ਼ਿਕਰ ਕੀਤਾ ਹੈ ।£ ਮਿਲੇਂਸਨ, ਜਿਸ ਨੇ 
ਤਾਂਤੀਆ ਦੇ ਬਾਰੇ ਜ਼ਿਆਦਾ ਵਿਸਥਾਰ ਵਿਚ ਲਿਖਿਆ ਹੈ, ਇਸ ਦੀ ਹਿੰਮਤ ਅਤੇ 
ਦਲੌਰੀ ਦਾ ਜ਼ਿਕਰ ਕੀਤਾ ਹੈ ਅਤੇ ਨਾਲ-ਨਾਲ ਉਸ ਦੀਆਂ ਕਮਜ਼ੋਰੀਆਂ ਵੀ ਦਸੀਆਂ 
ਹਨ । ਉਹ ਲਿਖਦਾ ਹੈ ''ਜਿਸ ਯੋਗਤਾ ਦਾ ਉਸ ਨੇਂ ਪ੍ਰਦਰਸ਼ਨ ਕੀਤਾ ਉਹ ਹੋਰ ਵੀ 
ਜ਼ਿਆਦਾ ਵਧੀਆ ਹੋ ਸਕਦੀ ਸੀ, ਜੇ ਉਸ ਵਿਚ ਇਕ ਜਰਨੈਲ ਦਾ ਤਜ਼ਰਬਾ ਵੀ 
ਸ਼ਾਮਿਲ ਹੁੰਦਾ । ਉਹ ਕਦੇ ਵੀ ਖੁਲ੍ਹ ਕੇ ਸਾਹਮਣੇ ਨਹੀ ਸੀ ਆਇਆ, ਜੇ ਉਸ ਨੂੰ 
ਆਪਣੇ ਦੁਸ਼ਮਨ ਦੀਆਂ ਕਮਜੋਰੀਆਂ ਦਾ ਥੋੜ੍ਹਾ ਜਿਹਾ ਵੀ ਅੰਦਾਜ਼ਾ ਹੁੰਦਾ ਤਾਂ ਉਹ 
ਆਪਣਾ ਪਿੱਛਾ ਕਰਨ ਵਾਲਿਆਂ ਲਈ ਹੋਰ ਵ1 ਪਰੇਸ਼ਾਨੀਆਂ ਪੈਦਾ ਕਰ ਸਕਦਾ ਸੀ । 
ਉਹ ਸਿਰਫ਼ ਇਕ ਗੁਰੀਲਾ ਲੀਡਰ ਸੀ, ਅਤੇ ਦੁਸ਼ਮਨ ਤੇ ਕਿਸੇ ਵੀ ਤਰੀਕੇ ਹਮਲਾ 
ਕਰਕੇ ਭੱਜ ਜਾਣਾ ਹੀ ਕਾਫ਼ੀ ਸਮਝਦਾ ਸੀ'' ।8 

ਤਾਂਤੀਆ ਸੈਬੈਧੀ ਇਹ ਆਲੋਚਨਾ ਕਿਸੀ ਹੱਦ ਤੱਕ ਸਹੀ ਹੈ ਪਰ ਇਸ ਵਿਚ 
ਇਸ ਸੱਚਾਈ ਨੂੰ ਨਹੀ” ਦੇਖਿਆ ਗਿਆ ਕਿ ਥੋੜ੍ਹੀ ਬਹੁਤ ਫ਼ੌਜੀ ਸਿਖਿਆ ਪਾਉਣ 
ਤੋਂ ਇਲਾਵਾ ਤਾਂਤੀਆ ਨੂੰ ਜੋਗ ਦਾ ਉਸ ਵੇਲੇ ਤਾਂਈ" ਕੋਈ ਤਜ਼ਰਬਾ ਨਹੀ ਸੀ, 
ਜਦ ਤੱਕ ਉਸ ਦੀ ਲੜਾਈ ਤਜਰਬੇਕਾਰ ਅਤੇ ਅਨੁਭਵੀ ਅੰਗਰੇਜ਼ੀ ਜਰਨੈਲਾਂ ਨਾਲ 
ਨਹੀ" ਸੀ ਹੋਈ । ਇਸ ਪੱਖੋ ਦੇਖਿਆ ਜਾਵੇ ਤਾਂ ਤਾਂਤੀਆ ਦੇ ਕਾਰਨਾਮੋ ਹਰ ਪੱਖੋ” 
ਦਲੇਰੀ ਭਰਪੂਰ ਸਨ ਪਰ ਉਹ ਅਕਸਰ ਲੜਾਈਆਂ ਵਿਚ ਪਿੱਛੇ ਰਹਿਣਾ ਪਸੈਦ 
ਕਰਦੇ ਸਨ । ਇਸ ਤਰ੍ਹਾਂ ਦੀਆਂ ਉਦਾਹਰਣਾਂ -ਬੇਦਰ, ਕਾਨਪੁਰ, ਬੇਤਵਾ ਦੀਆਂ 
ਲੜਾਈਆਂ ਵਿਚੋ ਮਿਲ ਸਕਦੀਆਂ ਹਨ । ਬੇਦਰ ਅਤੇ ਝਾਂਸੀ ਦੇ ਲਾਗੇ ਦੀਆਂ 
ਲੜਾਈਆਂ ਵਿਚ ਸਰ ਹਿਓ ਰੋਜ਼ ਦੇ ਮੁਕਾਬਲੇ ਭਾਵੇ' ਕਈ ਗੁਣਾਂ ਜ਼ਿਆਦਾ ਫ਼ੌਜ ਸੀ 
ਪਰ ਆਪਣੀ ਇਸੇ ਹੀ ਕਮਜ਼ੋਰੀ ਕਰਕੇ ਉਸ ਨੂੰ ਹਾਰ ਖਾਣੀ ਪਈ ਸੀ । 

ਪਰ ਜੇ ਇਕ ਪਾਸੇ ਉਹਨਾਂ ਨੂੰ ਹਾਰ ਹੋਈ ਤਾਂ ਦੂਜੇ ਪਾਸੇ ਗੁਰੀਲਾ ਜੈਗ ਵਿਚ 
ਸਫ਼ਲਤਾ ਵੀ ਮਿਲੀ । ਮਿਲੇਸਨ ਦੇ ਅਨੁਸਾਰ ਤਾਤੀਆ ਇਕ ਗੁਰੀਲਾ ਲੀਡਰ ਸੀ 
ਤੇ ਇਸ ਲੜਾਈ ਦੇ ਪੂਰੇ ਇਤਿਹਾਸ ਵਿਚ ਸਾਨੂੰ ਤਾਂਤੀਆ ਦੀ ਬਹਾਦਰੀ ਤੋ 
ਇਲਾਵਾ ਕੋਈ ਦੂਜੀ ਮਿਸਾਲ ਨਹੀ” ਮਿਲਦੀ, ਜੋ ਅੰਗਰੇਜ਼ੀ ਜਰਨੌਲਾਂ ਨਾਲ ਏਨੇ 
ਲੰਬੇ ਅਰਸੇਂ ਤੱਕ ਅੱਖ ਮਿਚੋਲੀ ਖੇਡਦਾ ਰਿਹਾ ਅਤੇ ਉਹਨਾਂ ਨੂੰ ਪਰੇਸਾਨ ਕਰਦਾ 
ਰਿਹਾ । ਇਹੀ ਕਾਰਨ ਹੈ ਕਿ ਇਕ ਅੰਗਰੇਜ਼ ਇਤਿਹਾਸਕਾਰ ਪਰਸੀ ਕਰਾਸ ਸਟੇ'ਡਿੰਗ 
ਨੇ ਉਸ ਨੂੰ ਦੁਨੀਆਂ ਦੇ ਮਹਾਨ ਗੁਰੀਲਾ ਲੀਡਰਾਂ ਵਿਚੋ ਦਸਿਆ ਹੈ ।੩ 


1. ਜੀ. ਡਬਲਿਊ ਫ਼ਾਰੈਸਟ; ਹਿਸਟਰੀ ਆਫ਼ ਇੰਡੀਅਨ ਮੁਟੀਨੀ; ਭਾਗ 111; 
ਪੰਨਾ 13-14. 


2. ਮਿਲੋਂਸਨ; ਉਹੀ; ਪੰਨਾ 381-82. 


3. ਪਰਸੀ ਕਰਾਸ _ਸਟੇਂ ਡਿੰਗ; ਗੁਰੀਲਾ ਲੀਡਰ ਆਫ਼ ਦੀ ਵਰਡ; ਉਲੋਖ ਧਰਮਪਾਲ 
'ਤਾਂਤੀਆ ਤੋਪ: ਪੰਨਾ 210. 


ਅਖ਼ੀਰ ਅਤੇ ਸ਼ੁਰੂਆਤ 87 


ਆਜ਼ਾਦੀ ਦੇ ਜੋਗ ਦੀ ਸਫ਼ਲਤਾ : 

ਸਾਡੇ ਲਈ ਤਾਤੀਆ ਇਕ ਮਹਾਨ ਰਾਸ਼ਟਰੀ ਗੀਰੋਂ ਹੈ। ਉਸ ਦਾ ਨਾਮ ਹਰ 
ਦਿਲ ਵਿਚ ਇਕ ਮਹਾਨ ਹਿੰਦੁਸਤਾਨੀ ਸਪੂਤ ਦੀ ਹੈਸੀਅਤ ਨਾਲ ਜਿੰਦਾ ਰਹੇਗਾ । 
ਜਿਸ ਨੇ ਆਜ਼ਾਦੀ ਦੀ ਜੋਗ ਲਈ ਆਪਣੀ ਜਾਨ ਦੀ ਪ੍ਰਵਾਹ ਨਹੀ ਕੀਤੀ । ਅਸੀ” 
ਇਸ ਲੜਾਈ ਵਿਚ ਤਾਂ ਭਾਵੇ" ਹਾਰ ਗਏ ਪਰ ਆਜ਼ਾਂਦੀ ਦੀ ਲੜਾਈ ਵਿਚ 
ਅਸੀ' ਨਹੀ" ਹਾਰੇ ਸਾਂ । ਇਕ ਕਵੀ ਕਹਿੰਦਾ ਹੈ--ਆਜ਼ਾਦੀ ਦੀ ਲੜਾਈ ਜੇ ਇਕ 
ਵੇਰ ਸ਼ੁਰੂ ਹੋ ਜਾਵੇ ਤਾਂ ਮਰਦੇ ਹੋਏ ਬਾਪ ਤੋਂ” ਪੁੱਤਰ ਨੂੰ ਮਿਲ ਜਾਂਦੀ ਹੈ ਅਤੇ ਕਈ 
ਮੁਸੀਬਤਾਂ ਸਹਿਣ ਕਰਨ ਤੋ ਬਾਅਦ ਆਜ਼ਾਦੀ ਅਤੇ ਸਫਲਤਾ ਤੇ ਖ਼ਤਮ ਹੁੰਦੀ ਹੈ । 

ਅੰਗਰੇਜ਼ਾਂ ਨੇ ਉਸ ਵੇਲੇ ਦੀ ਲੜਾਈ ਤਾਂ ਜਿੱਤ ਲਈ ਪਰ ਉਹਨਾਂ ਦੀ ਇਹ 
ਜਿੱਤ ਛਿਣ ਭਰ ਦੀ ਸੀ । ਆਉਣ ਵਾਲੀਆਂ ਨਸਲਾਂ ਨੇ ਇਸ ਲੜਾਈ ਨੂੰ ਅਗਾਂਹ 
ਵਧਾਇਆ ਤੇ ਉਹਨਾਂ ਦੇ ਦਿਤੇ ਗਏ ਨਾਹਰਿਆਂ ਨੂੰ ਉੱਚਾ ਰਖਿਆ । ਇਸ ਦਾ 
ਨਤੀਜਾ ਇਹ ਹੋਇਆ ਕਿ ਅਸੀ' ਵਿਦੇਸ਼ੀ ਸਰਕਾਰ ਤੇ ਵਿਦੇਸ਼ੀ ਲੋਕਾਂ ਤੋ” ਹਮੇਸ਼ਾ 
ਹਮੇਸ਼ਾ ਲਈ ਆਜ਼ਾਦ ਹੋ ਗਏ । 


ਟਿੱਪਣੀਆਂ 


ਕੀ ਤਾਂਤੀਆ ਵੋਂਪੇ ਨੂੰ ਸੌਚ ਹੀ ਫ਼ਾਂਸੀ ਦਿਤੀ ਗਈ ਸੀ ? 

ਕੀ ਤਾਂਤੀਆ ਤੋਂਪੇਂ ਨੂੰ ਸੱਚ ਹੀ ਫ਼ਾਸੀ ਦਿਤੀ ਗਈ ਸੀ ? ਦੂਜੇ ਸ਼ਬਦਾਂ ਵਿਚ 
ਕੀ ਜਿਸ ਆਦਮੀ ਨੂੰ ਫ਼ਾਂਸੀ ਦਿਤੀ ਗਈ ਸੀ, ਉਹ ਤਾਤੀਆ ਤੋਪੇ ਹੀ ਸੀ ? 

ਇਸ ਸਵਾਲ ਨੂੰ ਬਹੁਤ ਸਾਰੇ ਇਤਿਹਾਸਕਾਰਾਂ ਨੇ ਉਠਾਇਆ ਹੈ । ਉਹਨਾਂ ਨੂੰ 
ਯਕੀਨ ਹੈ ਕਿ ਫਾਂਸੀ ਤਾਂਤੀਆ ਦੀ ਬਜਾਏ ਕਿਸੇ ਹੋਰ ਆਦਮੀ ਨੂੰ ਦਿਤੀ ਗਈ, 
ਜੋ ਤਾਂਤੀਆ ਦੇ ਰੂਪ ਵਿਚ ਅੰਗਰੇਜ਼ਾਂ ਦੇ ਸਾਹਮਣੇ ਆਇਆ । ਇਹਨਾਂ ਇਤਿਹਾਸਕਾਰਾ 
ਨੇ ਇਸ ਗੱਲ ਨੂੰ ਸਹੀ ਸਾਬਿਤ ਕਰਨ ਵਾਸਤੇ ਜੌ ਦਲੀਲਾਂ ਸਾਹਮਣੇ ਰਖੀਆਂ ਹਨ, 
ਉਹਨਾਂ ਨੂੰ ਝੂਠ ਨਹੀਂ ਆਖਿਆ ਜਾ ਸਕਦਾ । ਇਹਨਾਂ ਵਿਚੋ ਇਕ ਟੀ. ਕੇ. ਤੋਪੇ, 
ਜੋ ਬੋਬਈ ਯੂਨੀਵਰਸਿਟੀ ਦੇ ਵਾਈਜ਼ ਚਾਂਸਲਰ ਅਤੇ ਤਾਂਤੀਆ ਤੋਪੇ ਦੇ ਚਾਚੇ ਦੇ 
ਭਰਾ ਦੇ ਪੜਪੋਤੇ ਸਨ, ਆਪਣੀ ਰਾਏ ਪੇਸ਼ ਕਰਦੇ ਹਨ । ਇਸ ਤੋ` ਇਲਾਵਾ 
ਸੀ ਐਸ. ਹਾਰਡੀਕਰ ('ਅਠਾਰਾਂ ਸੌ ਸਤਾਵਨ ਦੇ ਲੇਖਕ) ਅਤੇ ਡਾਕਟਰ ਆਰ. ਕੇ. 
ਧਾਰੀਆ ਹਨ, ਜੋ ਗੁਜਰਾਤ ਯੂਨੀਵਰਸਿਟੀ ਦੇ ਰਾਜਨੀਤੀ ਸਾਸਤਰ ਵਿਭਾਗ ਦੇ 
ਮੁੱਖੀ ਸਨ, ਇਹਨਾਂ ਵਿਦਵਾਨਾਂ ਨੇ ਕੁਝ ਕੁ ਨੁਕਤਿਆਂ ਨੂੰ ਸਾਹਮਣੇ ਰਖ ਕੇ ਆਪਣੇ 
ਵਿਚਾਰ ਪੇਸ਼ ਕੀਤੇ ਹਨ । 

ਮਰਾਠੀ ਰਸਾਲਾ 'ਵਸੈਤ' ਦੇ ਅਗਸਤ 1971 ਦੋ ਪ੍ਰਕਾਸ਼ਨ ਵਿਚ ਟੀ. ਕੇ. ਤੋਪ 
ਨੇ ਕੁਝ ਦਲੀਲਾਂ ਨਾਲ ਇਹ ਸਾਬਿਤ ਕੀਤਾ ਹੈ ਕਿ ਤਾਂਤੀਆ ਨੂੰ ਫ਼ਾਸੀ ਨਹੀ" ਦਿਤੀ 
ਗਈ ਸੀ ਬਲਕਿ ਉਹਨਾਂ ਦੋ ਆਦਮੀਆਂ ਵਿਚੋ ਇਕ ਨੂੰ ਦਿਤੀ ਗਈ ਸੀ, ਜੋ 
ਤਾਂਤੀਆ ਤੋਪੈ ਦੇ ਨਾਲ ਪਾਰੋ ਦੇ ਜੈਗਲਾਂ ਵਿਚ ਛੂਖੇਂ ਹੋਏ ਸਨ । 

ਸ੍ਰੀ ਤੋਪੇ ਦੇ ਅਨੁਸਾਰ ਕਿ ਤਾਤੀਆ ਤੋਪੇ ਦੋ ਖ਼ਾਨਦਾਨ ਵਿਚ ਇਹ ਗੱਲ ਕਹੀ 
ਜਾਂਦੀ ਹੈ ਕਿ ਤਾਂਤੀਆ ਤੋਪੇ ਫ਼ਾਂਸੀ ਲਗਣ ਮਗਰੋ ਆਪਣੇ ਘਰ ਵਾਲਿਆਂ ਨੂੰ 
ਮਿਲਣ ਆਏ ਸਨ ਤੇ ਉਥੇ 2 ਦਿਨਾਂ ਤੱਕ ਘਰ ਦੀ ਕੋਠੜੀ ਵਿਚ ਠਹਿਰੇ ਸਨ ਇਹ 
ਕੋਠੜੀ ਉਹਨਾਂ ਦੇ ਮਕਾਨ ਵਿਚ ਹੀ ਮੌਜੂਦ ਹੈ । ਘਰ 2 ਦਿਨ ਠਹਿਰਨ ਮਗਰੋ” 


ਟਿੱਪਣੀਆਂ 89 


ਉਹ ਕੋਪਰ ਗਾਓ' ਪੂਨਾ ਦੇ ਰਸਤੇ ਤੋ` ਗਏ ਸਨ । ਪੂਨਾ ਜਾਂਦੇ ਵੇਲੋਂ ਤਾਂਤੀਆ ਨੇ 
ਕਿਹਾ ਸੀ ਕਿ ਉਹ ਪੂਨਾ ਇਹ ਦੇਖਣ ਜਾ ਰਹੇਂ ਹਨ ਕਿ ਉਹਨਾਂ ਨੂੰ ਉਥੇ ਕੋਈ 
ਮਦਦ ਮਿਲ ਸਕਦੀ ਹੈ ਕਿ ਨਹੀ` । ਇਹ ਗੱਲ ਤਾਂਤੀਆ ਨੇ ਟੀ. ਕੇ. ਤੌਪੇ ਦੇ 


ਦਾਦਾ ਤ੍ਰਿਮਬਿਕ ਸਦਾਸਿਵ ਤੋਪੇ ਨੂੰ ਕਹੀ ਸੀ ਤੇ ਇਹੀ ਗੱਲ ਸਦਾਸ਼ਿਵ ਨੇ 


ਆਪਣੇ ਪੁੱਤਰ ਅਤੇ ਉਸ ਦੇ ਇਸ ਪੁੱਤਰ ਨੇ ਆਪਣੇ ਪੁੱਤਰ ਟੀ. ਕੇ. ਤੌਪੇ 
ਤੂੰ ਦਸੀ । 

ਡਾ. ਸੁਰੇ'ਦਨਾਥ ਸੇਨ ਦੀ ਕਿਤਾਬ '1857' ਦੇ ਪੰਨਾ 231 ਤੋ" ਪੰਨਾ 
234 ਤੱਕ ਤਾਂਤੀਆ ਤੋਪ ਦਾ ਖਾਕਾ ਦਿਤਾ ਗਿਆ ਹੈ, ਜਿਸ ਦੇ ਬਾਰੇ 
ਕਿਹਾ ਜਾਂਦਾ ਹੈ ਕਿ ਉਸ ਨੂੰ ਮੇਜਰ ਮੌਡ ਦੀ ਫ਼ੌਜ ਦੇ ਲੈਫ਼ਟੀਨੈ'ਟ ਬੇਗ ਨੇ ਖਿਚਿਆ 
ਸੀ। ਇਹ ਖਾਕਾ ਤਾਂਤੀਆ ਦੀਆਂ ਦੂਜੀਆਂ ਤਸਵੀਰਾਂ ਤੋ ਬਿਲਕੁਲ ਵੱਖਰਾ ਹੈ । 
ਤਾਤੀਆ ਦੀ ਸ਼ਕਲ-ਸੂਰਤ ਬਾਰੇ ਜੋ ਦੂਜੀਆਂ ਗੱਲਾਂ ਦਸੀਆਂ ਜਾਂਦੀਆਂ ਹਨ, 
ਇਹ ਖਾਕਾ ਉਹਨਾਂ ਨਾਲ ਨਹੀ” ਮਿਲਦਾ 1 ਜਾਨ ਲੰਗ ਨੇ ਤਾਂਤੀਆ ਨੂੰ 'ਬੋਦਰ' 
ਵਿਚ ਦੇਖਿਆ ਸੀ । ਉਸ ਦੇ ਖਿਆਲ ਅਨੁਸਾਰ ਤਾਂਤੀਆ ਦਾ ਕੱਦ ਦਰਮਿਆਨਾ 
ਸੀ। ਉਹ ਸਰੀਰ ਦੇ ਦੁਬਲੇ-ਪਤਲੇ ਸਨ । ਇਸ ਦੇ ਉਲਟ ਮਿਸਟਰ ਬੇਗ ਦਾ 
ਬਣਾਇਆ ਹੋਇਆ ਖਾਕਾ ਕਿਸੀ ਮੌਟੇ ਜਿਹੇ ਆਦਮੀ ਦਾ ਹੈ । ਤਾਂਤੀਆ ਦੀਆਂ 
ਭੁਵਾਂ ਕਮਾਨ ਵਰਗੀਆਂ ਇਸ ਖਾਕੇ ਵਿਚ ਖਿੱਚੀਆਂ ਗਈਆਂ ਹਨ । 

ਬੈਬਈ ਸਰਕਾਰ ਦੀ ਇਕ ਕਿਤਾਬ 'ਸੋਰਸ ਮੈਟੀਰੀਅਲ ਫ਼ਾਰ ਏ ਹਿਸਟਰੀ ਆਫ਼ 
ਦੀ ਫਰੀਡਮ ਮੂਵਮੈ'ਟ ਇਨ ਇੰਡੀਆ'' ਦੇ ਪਹਿਲੇ ਭਾਗ ਵਿਚ ਤਾਂਤੀਆ ਦੀ ਗ੍ਰਿਫਤਾਰੀ 
ਨਾਲ ਸੈਬੇਧ ਰਖਣ ਵਾਲੇ ਕੁਝ ਦਸਤਾਵੇਜ਼ ਸ਼ਾਮਿਲ ਹਨ । ਇਸ ਕਿਤਾਬ ਵਿਚ਼ 
ਬੜੌਦਾ ਦੇ ਸਹਾਇਕ ਪ੍ਰਤੀਨਿਧੀ ਦਾ ਬੈਬਈ ਸਰਕਾਰ ਦੇ ਰਾਜਨੀਤਕ ਵਿਭਾਗ ਦੇ 
ਨਾਮ 14 ਨਵੈਬਰ 1862 ਦਾ ਲਿਖਿਆ ਹੋਇਆ ਇਕ ਖ਼ਤ ਵੀ ਸ਼ਾਮਿਲ ਹੈ । ਇਕ ਖ਼ਤ 
ਦੇ ਨਾਲ ਤਾਂਤੀਆ ਦੇ ਚਾਚੇ ਦੇ ਪੁੱਤਰ ਰਾਮਕ੍ਰਿਸ਼ਨ ਤੋਪੇ ਦੇ ਨਾਲ ਸਰਕਾਰੀ ਅਫ਼ਸਰਾਂ 
ਦੀ ਗੱਲਬਾਤ ਦੀ ਇਕ ਰਿਪੌਰਟ ਵੀ ਹੈ । ਤਾਂਤੀਆ ਦਾ ਇਹ ਭਰਾ ਪਹਿਲਾਂ 
'ਬੋਦਰ' ਵਿਚ ਸੀ ਪਰ ਉਹ ਬੜੌਦ' ਨੌਕਰੀ ਦੀ ਤਲਾਸ਼ ਵਿਚ ਆਇਿਆ ਸੀ । ਇਸ 
ਰਿਪੋਰਟ ਵਿਚ ਹੇਠ ਲਿਖੀਆਂ ਗੱਲਾਂ ਦਿਤੀਆਂ ਗਈਆਂ ਹਨ-- 

ਸਹਾਇਕ ਪ੍ਰਤੀਨਿਧੀ : ''ਤਾਂਤੀਆ ਤੋਪੇ ਹੁਣ ਕਿੱਥੇ ਹੈ ?'' 

ਰਾਮਕ੍ਰਿਸ਼ਨ ਤੋਪੇ : “ਮੈਨੂੰ ਪਤਾ ਨਹੀ, ਜਦ ਤੋ ਅਸੀ" ਵੱਖ ਹੋਏ ਹਾਂ, ਮੋਰੀ 
ਉਸ ਨਾਲ ਕੋਈ ਮੁਲਾਕਾਤ ਨਹੀ` ਹੋਈ ਤੇ ਨਾ ਹੀ ਉਸ ਦਾ ਮੌਨੂੰ ਪਤਾ ਹੀ ਚਲਿਆ 
ਕਿ ਉਹ ਕਿਥੇ ਹੈ । 

1862 ਈਸਵੀ ਵਿਚ ਯਾਨੀ ਤਾਂਤੀਆ ਦੀ ਮੌਤ ਮਗਰੋ ਉਸ ਦਾ ਪਤਾ ਕਰਨਾਂ 
ਅਜੀਬ ਜਿਹੀ ਗੱਲ ਹੈ । ਖ਼ਾਸ ਤੌਰ ਤੇ ਜਦ ਪੁੱਛਣ ਵਾਲਾ ਰਾਜਨੀਤਕ ਵਿਭਾਗ ਦਾ 
ਇਕ ਅੰਗਰੇਜ਼ ਅਫ਼ਸਰ ਹੋਵੇ । ਕੁਝ ਸਮਝ ਨਹੀਂ" ਆਉਂ'ਦਾ ਕਿ ਐਸਾ ਸਵਾਲ 
ਕਰਨ ਦਾ ਕਾਰਨ ਕੀ ਸੀ ! ਰਾਜਨੀਤਕ ਵਿਭਾਗ ਨੇ ਇਹ ਰਿਪੌਰਟ ਮੇਜਰ ਮੋਡ ਨੂੰ 


90 ਤਾਂਤੀਆ ਤੋਪੇ 


ਭੋਜ ਦਿਤੀ ਤੇ ਉਹਨਾਂ ਨੂੰ ਕਿਹਾ ਕਿ ਓਹ ਇਸ ਬਿਆਨ ਦੀ ਸੱਚਾਈ ਦਾ ਪਤਾ 
ਲਗਾਉਣ । ਮੋਡ ਨੇ ਆਪਣੇ ਜਵਾਬ ਵਿਚ ਰਾਮਕ੍ਰਿਸ਼ਨ ਤੌਪੋ ਦੇ ਬਿਆਨ ਦੀਆਂ 
ਕੁਝ ਗੱਲਾਂ ਨੂੰ ਸੱਚ ਦਸਿਆ ਪਰ ਤਾਂਤੀਆ ਬਾਰੇ ਕੁਝ ਨਹੀ ਕਿਹਾ । ਇਹ ਗੱਲ 
ਸਮਝ ਵਿਚ ਨਹੀ` ਆਉਦੀ ਕਿ ਮੇਡ ਨੇ ਸਾਫ਼-ਸਾਫ਼ ਇਹ ਕਿਉ” ਨਾਂ ਲਿਖਿਆ 
ਕਿ ਤਾਂਤੀਆ ਨੂੰ ਖ਼ੁਦ ਉਸ ਨੇ ਗ੍ਰਿਫਤਾਰ ਕੀਤਾ ਸੀ ਤੇ ਉਸ ਨੂੰ ਫ਼ਾਂਸੀ ਦਿਤੀ ਜਾ 
ਚੁੱਕੀ ਹੈ । ਕੀ ਮੋਡ ਦੀ ਖ਼ਾਮੌਸ਼ੀ ਨੂੰ ਇਹ ਸਮਝਿਆ ਜਾਵੇਂ ਕਿ ਉਸ ਨੂੰ ਖ਼ੁਦ ਇਸ 
ਗੱਲ ਤੇ ਸ਼ੱਕ ਸੀ ਕਿ ਫ਼ਾਂਸੀ ਤੇ ਚੜ੍ਹਾਇਆ ਜਾਣ ਵਾਲਾਂ ਤਾਂਤੀਆ ਸੀ ਜਾਂ 
ਕੋਈ ਹੋਰ $ 

ਸ੍ਰੀ ਹਾਰਡੀਕਰ ਦਾ ਇਹੀ ਖ਼ਿਆਲ ਹੈ ਕਿ ਜਾਂ ਤਾਂ ਖ਼ੁਦ ਤਾਂਤੀਆ ਦੋ ਇਸ਼ਾਰੇ 
ਤੇ ਮਾਨ ਸਿੰਘ ਨੇਂ ਕਿਸੀ ਦੂਜੋ ਆਦਮੀ ਨੂੰ ਤਾਂਤੀਆ ਦੱਸ ਕੇ ਅੰਗਰੇਜ਼ਾਂ ਦੇ ਸਾਹਮਣੇ 
ਪੇਸ਼ ਕੀਤਾ ਜਾਂ ਤਾਂਤੀਆ ਦੇ ਭੱਜਣ ਮਗਰੋ” ਅੰਗਰੇਜ਼ਾਂ ਦੀਆਂ ਨਜ਼ਰਾਂ ਵਿਚ ਆਪਣਾ 
ਭਰਮ ਰਖਣ ਲਈ ਕਿਸੇ ਦੂਜੇ ਆਦਮੀ ਨੂੰ ਤਾਂਤੀਆ ਬਣਾ ਕੇ ਉਹਨਾਂ ਦੇ ਹਵਾਲੇ 
ਕਰ ਦਿਤਾ । ਇਹੀ ਗੱਲ ਜ਼ਿਆਦਾ ਸੱਚ ਜਾਪਦੀ ਹੈ । ਸਰਕਾਰੀ ਰਿਪੋਰਟ ਦੋ 
ਅਨ੍ਸਾਰ ਤਾਂਤੀਆ ਦੋ ਦੋਵੇ ਰਸੋਈਏ ਗ੍ਰਿਫਤਾਰੀ ਦੇ ਰੌਲੇ ਵਿਚ ਭੱਜ ਗਏ । 
ਜੇ ਰਸੋਈਏ ਫਰਾਰ ਹੋ ਸਕਦੇ ਸਨ ਤਾਂ ਤਾਂਤੀਆ, ਜਿਸ ਨੂੰ ਉਸ ਦੇ ਦੁਸ਼ਮਨ ਗੁਰੀਲਾ, 
ਬਹਾਦਰ ਅਤੇ ਮਨਚਲਾ ਯੋਧਾ ਅਤੇ ਫਰਾਰੀ ਕਹਿੰਦੋ ਹਨ, ਉਹਨਾਂ ਮੁੱਠ ਕੁ ਸਿਪਾਹੀਆਂ 
ਨੂੰ ਧੋਖਾ ਦੇ ਕੇ ਨਹੀ” ਸੀ ਭੱਜ ਸਕਦਾ 7? 

ਸ੍ਰੀ ਹਾਰਡੀਕਰ ਦੇ ਅਨੁਸਾਰ ਅੰਗਰੇਜ਼ੀ ਸਰਕਾਰ ਨੇ ਤਾਂਤੀਆਂ ਦੀ ਗ੍ਰਿਫ਼ਤਾਰੀ 
ਦੇ ਬਦਲੇ ਮਾਨ ਸਿੰਘ ਦੀ ਜਾਗੀਰ ਮੌੜਨ ਦਾ ਵਾਅਦਾ ਪੂਰਾ ਨਹੀਂ ਸੀ ਕੀਤਾ ਤੇ 
ਨਾਂ ਕੋਈ ਇਨਾਮ ਹੀ ਦਿਤਾ ਸੀ । ਕੀ ਇਸ ਦਾ ਕਾਰਨ ਇਹ ਹੋ ਸਕਦਾ ਹੈ 
ਕਿ ਸਰਕਾਰ ਨੂੰ ਇਹ ਯਕੀਨ ਨਹੀ” ਸੀ ਕਿ ਜਿਸ ਨੂੰ ਇਹ ਫ਼ਾਂਸੀ ਦਿਤੀ ਗਈ ਹੈ 
ਉਹ ਤਾਂਤੀਆ ਹੀ ਹੈ ? 

ਇਸ ਸ਼ੱਕ ਨੂੰ ਇਕ ਹੋਰ ਘਟਨਾ ਨਾਲ ਮਜਬੂਤੀ ਮਿਲਦੀ ਹੈ । ਉਹ ਇਹ ਕਿ 
ਤਾਂਤੀਆ ਨੂੰ ਫ਼ਾਂਸੀ ਦੇਣ ਮਗਰੋ ਦੋ ਹੋਰ ਆਦਮੀਆਂ ਨੂੰ ਤਾਂਤੀਆ ਹੋਣ ਦੇ ਸ਼ੱਕ 
ਵਿਚ ਫ਼ਾਂਸੀ ਦਿਤੀ ਗਈ ਸੰ) । 

ਸ੍ਰੀ ਹਾਰਡੀਕਰ ਨੇ ਇਹ ਵੀ ਕਿਹਾ ਹੈ ਕਿ 'ਬੇਦਰ' ਦੇ ਤਾਂਤੀਆ ਦੇ ਰਿਸ਼ਤੇਦਾਰ 
ਇਹ ਦ'ਅਵਾ ਕਰਦੇ ਹਨ ਕਿ ਤਾਂਤੀਆ 1862 ਈਂਸਵੀ ਤੱਕ ਤਾਂ ਜਿੰਦਾ ਸਨ ਕਿਉਕਿ 
1859 ਅਤੇ 18 2 ਦੇ ਦੌਰਾਨ ਆਪਣੇ ਮਾਤਾ ਪਿਤਾ ਨੂੰ ਮਿਲਣ 'ਬੋਂਦਰ' ਆਏ ਤੇ 
ਉਹਨਾਂ ਦੀ ਆਰਬਿਕ ਸਹਾਇਤਾ ਵੀ ਕਰਦੇ ਰਹੋ । 

ਇਸ ਗੱਲ ਦਾ ਪੱਖ ਪੂਰਦਿਆਂ, ਕਿ ਫ਼ਾਂਸੀ ਚੜ੍ਹਨ ਵਾਲਾ ਤਾਂਤੀਆ ਨਹੀ” ਸੀ, 
ਡਾ. ਧਾਰੀਆ ਨੇ ਕਿਹਾਂ ਕਿ 1862 ਵਿਚ ਆਪਣੇ ਮਾਤਾ ਪਿਤਾ ਦੀ ਮੌਤ ਮਗਰੋ” 
ਤਾਂਤੀਆ ਨਾਵਸਾਰੀ (ਗੁਜਰਾਤ) ਚਲੋਂ ਗਏ, ਆਪਣਾ ਨਾਮ ਟਹਿਲਦਾਸ ਰਖ ਲਿਆ 
ਅਤੇ ਦੱਧਸਾਗਰ ਤਾਲਾਬ ਦੇ ਵਿਚਕਾਰ 'ਬਾਵਾਜੀ ਪਹਾੜੀ" ਤੇ ਧੂਣੀ ਰਮਾ ਕੇ 


ਟਿੱਪਣੀਆਂ 9] 


ਬੈਠ ਗਏ । ਇਸ ਸੱਚਾਈ ਦਾ ਪਤਾ ਹੇਠ ਲਿਖੀਆਂ ਗੱਲਾਂ ਤੋ ਚਲਦਾ ਹੈ-- 


1. ਟਹਿਲਦਾਸ ਖੁਦ ਨੂੰ ਦੇਸ਼ਾਸਥਾ ਬ੍ਰਾਹਮਣ ਆਖਦੇ ਸਨ, ਜੋ ਤਾਂਤੀਆ ਦੀ 
ਜਾਤ ਹੀ ਸੀ । 

2. ਉਹ ਅਕਸਰ ਬਾਸਵਾੜਾ ਜੈਗਲ ਦੇ ਇਕ ਪਿੰਡ ਗੈਗਰੌਲ ਜਾਇਆ ਕਰਦੇ 
ਸਨ । ਜਿਥੇ ਉਹ ਇਕ ਵੇਰ ਅੰਗਰੇਜ਼ੀ ਫ਼ੌਜ ਤੌ ਬਚਣ ਲਈ ਕਾਫ਼ੀ ਦੇਰ ਤੱਕ 
ਛੁਪੌ ਰਹੇ । 

3. ਨਾਵਸਾਰੀ ਆਉਂਦੇ ਸਮੇ ਉਹ ਆਪਣੇ ਨਾਲ ਰਾਮਚੰਦਰ ਨਮ ਦੇ ਇਕ 
ਆਦਮੀ ਨੂੰ ਵੀ ਲਿਆਏ ਸਨ, ਜੋ ਉਹਨਾਂ ਦੇ ਬਚਪਨ ਦਾ ਦੋਸਤ ਸੰ । 

4. ਟਹਿਲਦਾਸ ਮਰਾਠੀ ਬਹੁਤ ਹੀ ਚੈਗੀ ਤਰ੍ਹਾਂ ਬੋਲਦੇ ਸਨ, ਉਹ ਹਿੰਦੀ ਅਤੇ 
ਗੁਜਰਾਤੀ ਵੀ ਬੋਂਲ ਲੈਦੇ ਸਨ ਤੇ ਤਾਂਤੀਆ ਵੀ ਇਹੀ ਜ਼ਬਾਨਾਂ ਜਾਣਦੇ ਸਨ । 

5. ਉਹ ਇਕ ਚੋਗੇ ਅਨੁਭਵੀ ਘੋੜਸਵਾਰ ਸਨ ਅਤੇ ਜੋਗੀ ਅਨ੍ਹਭਵ ਵ) ਉਹਨਾਂ 
ਦਾ ਖਾਸਾ ਸੀ । 

6. ਜਾਨ ਲੈੱਗ ਨੇ ਤਾਂਤੀਆ ਦਾ ਜੋ ਹੁਲੀਆ ਬਿਆਨ ਕੀਤਾ ਹੈ, ਉਹ 
ਟਹਿਲਦਾਸ ਨਾਲ ਪੂਰੀ ਤਰ੍ਹਾਂ ਮਿਲਦ' ਹੈ ॥ 

7. “ਨਾਵਸਾਰੀ ਦੇ ਇਤਿਹਾਂਸ' ਵਿਚ ਟਹਿਲਦਾਸ ਦੀ ਜੀਵਨ ਮਿਤੀ (1813-14 
ਏ. ਡੀ.) ਦਸੀ ਗਈ ਹੈ, ਇਹ ਤਾਂਤੀਆ ਦੀ ਹੀ ਜਨਮ ਮਿਤੀ ਹੈ । 


ਇਸ ਸਿਲਸਿਲੇ ਵਿਚ ਕੁਝ ਕੁ ਗੱਲਾੰ ਹੋਰ ਵੀ ਕਹੀਆਂ ਜਾ ਸਕਦੀਆਂ ਹਨ । 
ਤਾਂਤੀਆਂ ਦੀ ਗ੍ਰਿਫਤਾਰੀ ਅਤੇ ਫ਼ਾਂਸੀ ਬਾਰੇ ਕੁਝ ਗੱਲਾਂ ਅਜੀਬ ਜਿਹੀਆਂ ਜਾਪਦੀਆਂ 
ਹਨ । ਤਾਂਤੀਆ ਨੂੰ ਫ਼ਾਂਸੀ ਦੇਣ ਵਿਚ ਸਰਕਾਰ ਦੀ ਕਾਹਲੀ, ਜਲਦਬਾਜ਼ੀ ਉਹਨਾ 
ਵਿਚੋ ਇਕ ਹੈ । ਕਿਹਾ ਜਾਂਦਾ ਹੈ ਕਿ ਅੰਗਰੇਜੀ ਸਰਕਾਰ ਇਸ ਗੱਲ ਦਾ ਪਤਾ 
ਲਗਾਉਣ ਲਈ ਬੜੀ ਬੇਚੈਨ ਸੀ ਕਿ ਕਾਨਪੁਰ ਦੇ ਕਤਲੇਆਮ ਵਿਚ ਤਾਂਤੀਆ ਦਾ 
ਹੱਥ ਹੈ ਕਿ ਨਹੀ” । ਸਰਕਾਰ ਨੇ ਕਰਨਲ ਵਿਲੀਅਮ, ਜੋ ਕਾਨਪੁਰ ਕਤਲੇਆਮ ਦੀ 
ਜਾਂਚ ਕਰ ਰਿਹਾ ਸੀ, ਤਾਰ ਭੇਜ ਕੇ ਖ਼ਬਰ ਮੰਗੀ ਸੀ । ਇਸ ਦੇ ਬਾਵਜੂਦ ਫ਼ੌਜੀ- 
ਅਫ਼ਸਰਾਂ ਨੇ ਤਾਂਤੀਆ ਨੂੰ ਫ਼ਾਂਸੀ ਤੇ ਲਟਕਾਉਣ ਵਿਚ ਬਹੁਤ ਜਲਦੀ ਦਿਖਾਈ ਤੇ 
ਵਿਲੀਅਮ ਦੀ ਰਿਪੋਰਟ ਆਉਣ ਦਾ ਇੰਤਜ਼ਾਰ ਨਹੀ” ਕੀਤਾ ਤੇ ਜਿਵੇ" ਕਿ ਸਾਨੂੰ 
ਪਤਾ ਹੀ ਹੈ ਕਿ ਵਿਲੀਅਮ ਦੀ ਰਿਪੌਰਟ ਤਾਂਤੀਆ ਨੂੰ ਫ਼ਾਂਸੀ ਦਿਤੇ ਜਾਣ ਦੇ 
ਦੂਜੇ ਦਿਨ ਹੀ ਆ ਗਈ ਸੀ । ਫ਼ਾਂਸੀ ਦੇਣ ਵਿਚ ਏਨੀ ਛੋਤੀ ਕਿਉ” ਕੀਤੀ ਗਈ ? 
ਇਸ ਲਈ ਕਿ ਮੇਂਡ ਨੂੰ ਗ੍ਰਿਫ਼ਤਾਰ ਕੀਤੇ ਜਾਣ ਵਾਲੇਂ ਆਦਮੀ ਤੇ ਸ਼ੱਕ ਸੀ । ਇਸ 
ਸ਼ੱਕ ਨੂੰ ਇਸ ਗੱਲ ਤੋ ਵੀ ਸ਼ੋਹ ਮਿਲਦੀ ਹੈ ਕਿ ਤਾਂਤੀਆ ਦਾ ਪਿੱਛਾ ਕਰਨ ਵਾਲੇ 
ਕਿਸੇ ਜਰਨੈਲ ਨੇ ਉਸ ਨੂੰ ਕਦੇ ਦੇਖਿਆ ਨਹੀ” ਸੀ । ਸਿਲਵੇਸਟਰ, ਜੋ ਤਾਂਤੀਆ 
ਦਾ ਪਿੱਛਾ ਕਰਨ ਵਾਲਿਆਂ ਵਿਚੋ` ਇਕ ਹੈ, ਲਿਖਦਾ ਹੈ, ''ਮਾਨ ਸਿੰਘ ਹੱਥੋ” 
ਗ੍ਰਿਫ਼ਤਾਰ ਕਰਨ ਤੌ" ਪਹਿਲਾਂ ਤਾਂਤੀਆ ਨੂੰ ਕਿਸੀ ਨੇ ਕਦੇ ਛੂਰੌ" ਵੀ ਨਹੀ" ਸੀ 


92 ਤਾਂਤੀਆ ਤੋਪੋ 


ਦੇਖਿਆ`` । ਇਸ ਤਰ੍ਹਾਂ ਦੇ ਹਾਲਾਤ ਵਿਚ ਕਿਸੇ ਵੀ ਆਦਮੀ ਨੂੰ ਤਾਂਤੀਆ ਦੇ ਰੂਪ 
ਵਿਚ ਅੰਗਰੇਜ਼ੀ ਸਰਕਾਰ ਦੇ ਸਵਾਲੋਂ ਕੀਤਾ ਜਾ ਸਕਦਾ ਸੀ । 

ਇਸ ਘਟਨਾ ਵਿਚ ਦੂਜੀ ਅਜੀਬ ਗੱਲ ਤਾਂਤੀਆ ਦਾ ਗ੍ਰਿਫਤਾਰੀ ਤੋ ਪਹਿਲਾਂ 
ਦਾ ਰਵੱਦੀਆ ਹੈ । ਤਾਂਤੀਆ ਨੂੰ ਪਤਾ ਸੀ ਕਿ ਮਾਨ ਸਿੰਘ ਮੇਡ ਦੇ ਕੈੱਪ ਵਿਚ ਹੀ 
ਸੀ । ਆਪਣੀ ਗ੍ਰਿਫ਼ਤਾਰੀ ਦੇ ਦਿਨ ਵੀ ਉਸ ਨੂੰ ਮਾਨ ਸਿੰਘ ਦੇ ਉਥੇ ਜਾਣ ਦੀ ਖ਼ਬਰ 
ਸੀ । ਤਾਂਤੀਆ ਨੂੰ ਇਹ ਵੀ ਪਤਾ ਸੀ ਕਿ ਮਾਨ ਸਿੰਘ ਅੰਗਰੇਜ਼ਾਂ ਦੇ ਸਾਹਮਣੇ 
ਹਥਿਆਰ ਸੁੱਟ ਚੁਕਿਆ ਹੈ । ਇਹ ਜਾਣਦੇ ਹੋਏ ਵੀ ਉਥੋ` ਉਹ ਫਰਾਰ ਕਿਉ” ਨਾ 
ਹੋਇਆ ? ਕਿਹਾ ਜਾਂਦਾ ਹੈ ਕਿ ਉਹ ਦੌੜਦਿਆਂ ਥੱਕ ਚੁੱਕੇ ਸਨ ਪਰ ਇਹ ਵੀ ਕਿਹਾ 
ਜਾਦਾ ਹੈ ਕਿ ਪੰਜ ਹਫਤਿਆਂ ਦੇ ਆਰਾਮ ਪਿਛੋ” ਉਹ ਚੁਸਤ ਹੋ ਚੁੱਕੇ ਸਨ ਅਤੇ 
ਸਿਰੋ'ਜ ਦੇ ਜੋਗਲਾਂ ਵਿਚ ਬਾਗ਼ੀਆਂ ਨਾਲ ਜਾ ਮਿਲਣ ਅਤੇ ਆਪਣੀਆਂ ਕਾਰਵਾਈਆਂ 
ਨੂੰ ਦੁਬਾਰਾ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਸਨ । ਤਾਂਤੀਆ ਦੀ ਜੀਵਨੀ 
ਦੇਖਣ ਤੋਂ ਪਤਾ ਚਲਦਾ ਹੈ ਕਿ ਉਹ ਹਾਰ ਮੰਨਣ ਵਾਲੇ ਨਹੀ` ਸਨ। ਭਲਾ ਜੋ 
ਲੰਬੇ ਅਰਸੇ ਤੱਕ ਲੜਦਾ ਰਿਹਾ ਹੋਵੇ, ਗ੍ਰਿਫਤਾਰ ਹੋਣ ਅਤੇ ਫ਼ਾਂਸੀ ਤੇ ਲਟਕਣ ਤੱਕ 
ਦੀ ਬੇਇਜ਼ਤੀ ਕਿਵੇਂ” ਮੁੱਲ ਲੈ ਸਕਦਾ ਸੀ ? ਗ੍ਰਿਫਤਾਰੀ ਪੱਖੋ ਉਹਨਾ ਦੀ ਇਹ 
ਉਦਾਸੀਨਤਾ, ਉਹਨਾਂ ਦੇ ਚਰਿੱਤਰ ਨਾਲ ਨਹੀ' ਮੇਲ ਖਾਂਦੀ । 

ਪਰ ਸ਼ੱਚ ਕੁਝ ਵੀ ਹੋਵੇ, ਉਪਰਲੀਆਂ ਦਲੀਲਾਂ ਦੀ ਰੋਸ਼ਨੀ ਵਿਚ ਅਸੀ` ਤਾਂਤੀਆ 
ਦੀ ਗ੍ਰਿਫ਼ਤਾਰੀ ਅਤੇ ਫ਼ਾਂਸੀ ਨੂੰ ਇਕ ਅੰਨ੍ਹੀ ਸੱਚਾਈ ਨਹੀ ਮੰਨ ਸਕਦੇ । 

ਇਹ ਗੱਲ ਸਭ ਜਾਣਦੇ ਹਨ ਕਿ ਤਾਂਤੀਆ ਨੇ (ਜਾ ਉਹ ਆਦਮੀ ਜੋ ਤਾਂਤੀਆਂ 
ਬਣਿਆ ਹੋਇਆ ਸੀ) ਫ਼ਾਸੀ ਤੇ ਲਟਕਾਏ ਜਾਣ ਤੋ ਪਹਿਲਾਂ ਇਕ ਬਿਆਨ ਤੇ 
ਦਸਤਖ਼ਤ ਕੀਤੇ ਸਨ । ਅਤੇ ਇਸ ਗੱਲ ਨੂੰ, ਕਿ ਜੌ ਆਦਮੀ ਫ਼ਾਂਸੀ ਤੇ ਲਟਕਾਇਆ 
ਗਿਆ ਸੀ, ਉਹ ਤਾਂਤੀਆ ਹੀ ਸੀ ਜਾਂ ਕੋਈ ਹੋਰ, ਸੱਚਾਈ ਨਾਲ ਸਾਬਿਤ ਕਰਨ 
ਦਾ ਇਕ ਤਰੀਕਾ ਇਹ ਵੀ ਹੋ ਸਕਦਾ ਹੈ ਕਿ ਉਪਰਲੇ ਬਿਆਨਾਂ ਤੇ ਤਾਤੀਆ ਨੇ 
ਜੋ ਦਸਤਖ਼ਤ ਕੀਤੇ ਸਨ, ਉਹਨਾ ਦਸਤਖ਼ਤਾਂ ਨੂੰ ਉਹਨਾਂ ਦਸਤਖਤਾਂ ਨਾਲ ਮਿਲਾਇਆ 
ਜਾਵੇ, ਜੋ ਨਾਨਾ ਦੇ ਸਲਾਹਕਾਰ ਹੋਣ ਦੇ ਦੌਰਾਨ ਤਾਂਤੀਆ ਨੇ ਵੱਖ-ਵੱਖ ਕਾਗ਼ਜ਼ਾਂ, 
ਬਿਆਨਾਂ ਤੇ ਕੀਤੇ ਸਠ । ਪਰ ਇਹ ਤਾਂ ਹੀ ਸੈਭਵ ਹੋ ਸਕਦਾ ਹੈ, ਜੇ 1857 
(ਦਸੈਬਰ) ਦੀ ਲੜਾਈ ਦੇ ਦੌਰਾਨ ਸੈਨਾਪਤੀ ਹੋਪ ਗਰਾਂਟ ਵਲੋ” 'ਬੇਦਰ' ਤੇ ਹੋਏ 
ਹਮਲੇ ਦੇ ਬਾਵਜੂਦ ਵੀ ਉਸ ਜ਼ਮਾਨੇ ਦੇ ਕਾਗਜ਼ ਬਰਬਾਦ ਹੌਣ ਤੋ” ਬਚ 
ਗਏ ਹੌਣ । 


1. ਜੇ. ਐਚ. ਸਿਲਵੇਸਟਰ; ਰੀਕੋਲੈਕਸ਼ਨ ਆਫ਼ ਦੀ ਕੰਮਪੇੈਨ ਇਨ ਮਾਲਵਾ ਐੱਡ 
ਸੈੱਟਰਲ ਇੰਡੀਆ; 1860; ਪੰਨਾ 198-99. 


